ਅਪਰੈਲ-ਜੂਨ 1979 


ਨਿਗਰਾਨ : ਸੈਤ ਸਿੰਘ ਸੇਖੋ” 3 ੫ ਮੁੱਲ : ਢਾਈ ਰੁਪਏ 
ਸੈਪਾਦਕ : ਰਘਬੀਰ ਸਿੰਘ ਸਾਲਾਨਾ : ਦਸ ਰੁਪਏ 


ਸਿਰਜਣਾ 


ਅਪਰੈਲ-ਜੁਨ 1979 


ਪਤਾਂ 
1023, ਸੈਕਟਰ 38-ਬੀ 
ਚੈਡੀਗੜ੍-160023 


6112413& 15 3777੦੮੬ਹੰ 
$੧ 1221 £00]36 701 81 
8610015, 601162€5 800 
806131 00631160॥ 
6੬008 ੮100 11061 130. 
2/6-66 8 (££) 03੧60 
26.9.66 


ਇਸ ਅੰਕ ਵਿਚ 
ਸੈਤ ਸਿੰਘ ਸੇਖੋ'/ਨਿਬੈਧ/ਸਾਹਿੱਤ ਰਚਨਾ ਦੇ ਪ੍ਰੋਰਕ/1 
ਸੁਭਾਸ਼/ਕਵਿਤਾ/ਮਾਣ-ਪੱਤਰ/7 
ਗੁਰਦਿਆਲ ਸਿੰਘ/ਕਹਾਣੀ/ਖੜਸੁੱਕ ਰੁੱਖ ਦਾ 
ਪਰਛਾਵਾਂ/9 
ਕੇ.ਐਲ. ਗਰਗ/ਕਹਾਣੀ/ਚੌਥਾ ਬਾਂਦਰ/17 
ਫਤਹਿਜੀਤ/ਕਵਿਤਾ/ਚੰਡੀਗੜ੍ਹ/ 2 4 
ਹਰਪ੍ਰੀਤ ਸਿੰਘ/ਕਹਾਣੀ|ਹੋਲੀ ਹੌਲੀ ਸਰਕਦੀ ਧੁੱਪ/25 
ਕੁਮਾਰ ਵਿਕਲ/ਕਵਿਤਾਵਾਂ/ਏਕ ਨਾਸਤਕ ਕੇ ਪ੍ਰਾਰਥਨਾ 
ਗੀਤ/29 
ਕੇਸਰ ਸਿੰਘ ਕੇਸਰ/ਨਿਬੈਧ/ਪ੍ਰਗਤੀਵਾਦੀ ਪੰਜਾਬੀ 
ਕਵਿਤਾ/33 
ਤ੍ਰੈਲੋਚਨ/ਕਵਿਤਾ/ਕਰੀਏ ਤਾਂ ਕੀ ਕਰੀਏ/44 
ਤੇਜਵੇਤ ਸਿੰਘ ਗਿੱਲ/ਨਿਬੋਧ/ਸੇਰੇਬੇਰੀਆਕੌਫ਼ ਦੀ 
ਆਲੋਚਨਾਤਮਕ ਦਿ੍‌ਿਸ਼ਟੀ ਤੋ ਵਿਧੀ/45 
ਗੁਰਪ੍ਰਤਾਪ ਸਿੰਘ ਗਿੱਲ/ਕਵਿਤਾ/ਬੁਝੇ ਹੋਏ ਦੀਵਿਆਂ 
ਦੀ ਦਾਸਤਾਂ/52 
ਅਮਰਜੀਤ ਸਿੰਘ/ਟਿੱਪਣੀ/ਸਿੱਖ ਧਰਮ ਤੇ ਜੱਟ 
ਬੁੱਧੀਮਾਨ/53 
ਗੁਰਚਰਨ ਚੀਮਾ/ਕਵਿਤਾਂ/ਸੱਚ ਜਾਣੀ'/55 
ਸੁਰਜੀਤ ਗਿੱਲ/ਨਿਬੋਧ/ਭਵਨੀ : ਕੁਝ ਸਮੱਸਿਆਵਾਂ/57 
ਜਸਵੌਤ ਸਿੰਘ ਦਢੀਦ/ਕਵਿਤਾ/ਗੁਆਚੇ ਘਰ ਦੀ 
ਤਲਾਸ਼/63 
ਲੌਕ ਨਾਬ/ਰੰਗ ਮੰਚ/ਨਾਟਕ ਮੇਲਾ : ਆਪਣੀਆਂ 
ਸਾਰੀਆਂ 'ਅਨਾਟਕੀ' ਮੁਦਾਵਾਂ ਸਮੇਤ/65 
ਅਰਬਦ _ਨਰਬਦ ਧੁੰਧੂਕਾਰਾ/ਰਵੀਊਉ/ਰਘਬੀਰ 
ਸਿੰਘ/70 
ਉਦਰੀ ਧੁੱਪ/ਰੀਵੀਊ/ਹਰਭਜਨ ਹਲਵਾਰਵੀ/72 
ਬਦਲਦੀ ਰੁੱਤ/ਰੀਵੀਉ/ਸੁਰਜੀਤ ਗਿੱਲ/74 
ਇਨਸਾਈਡ ਅਆਉਟਸਾਈਡ/ਰੀਵੀਊ/ਸੁਰਜੀਤ 
ਗਿੱਲ/76 
ਰੰਗਾਂ ਦੀ ਤ੫ਸ਼/ਰੀਵੀਊ/ਹਰਭਜਨ ਸਿੰਘ ਹੁੰਦਲ/78 
ਲੋਹੇ ਦੇ ਮਰਦ/ਰੀਵੀਉ/ਸੁਰਜੀਤ ਬਰਾੜ/ 79 
ਦੋ ਕਾਵਿ ਸੌਗ੍ਰਹਿ/ਰੀਵੀਉ/ਹਰਭਜਨ ਹਲਵਾਰਵ/81 
ਗੋਲ ਫਰੇਮ/ਰੀਵੀਊ/ਮਨਜੀਤ ਸਿੰਘ/82 


” 


ਸਤ ਸਿੰਘ ਸੇਖੋ' 


ਸਾਹਿਤ ਰਚਨਾ ਦੇ ਪ੍ਰੋਰਕ 


ਪੁਰਾਣੇ ਸਮੋ ਦੇ ਤੇ ਆਧੁਨਿਕ ਸਮੇ' ਦੇ ਸਾਹਿਤ ਸ਼ਾਸਤਰ ਦੋਹਾਂ ਨੂੰ ਵਿਚਾਰ ਗੋਚਰ 
ਕਰੀਏ ਤਾਂ ਭਾਵੇ' ਬਲ-ਬਿੰਦੂ ਉਤੇ ਮਤਭੇਤ ਦਿਸੇਗ/, ਪਰ ਇਕ ਗੱਲ ਸਾਂਝੀ ਦਿਸ ਪਵੇਗੀ 
ਕਿ ਸਾਹਿਤ ਰਚਨਾ ਦੀ ਪ੍ਰਰਣ' ਮਨੁਖ ਦੇ ਸੁਭਾਵ ਵਿਚੋਂ ਉਤਪੰਨ ਹੁੰਦੀ ਹੈ । ਇਸ ਪ੍ਰੇਰਣਾ 
ਨੂੰ ਚਾਹੇ ਆਤਮ-ਅਭਿਵਿਅਕਤੀ ਦਾ ਨਾਮ ਦੇ ਲਵੋ ਚਾਹੇ ਸੰਚਾਰ ਦਾ, ਸਹਿਤ ਰਚਨਾਂ 
ਮਨੁਖ ਆਪਣੇ ਸੁਭਾਵ ਦੇ ਕਿਸੇ ਡੱਤ ਤੋੱ ਪ੍ਰੇਰਤ ਹੋ ਕੇ ਕਰਦਾ ਹੈ । 

ਪੁਰਾਣੇ ਸਮੇ" ਵਿਚ ਤਾਂ ਖੁਲ੍ਹ ਕੇ ਇਹ ਕਿਹਾ ਜਾਂਦਾ ਸੀ ਕਿ ਸਾਹਿਤ ਰਚਨਾ ਦਾ 
ਮਨੋਰਥ ਸੈਸਾਰਕ ਪੱਧਰ ਉਤੇ ਧਨ ਤੇ ਕੀਰਤੀ ਦੀ ਪ੍ਰਾਪਤੀ ਹੁੰਦਾ ਹੈ ਤੇ ਉਚੇਰੇ ਅਧਿਆਤਮਕ 
ਪੱਧਰ ਉਤੇ ਸੱਚੇ ਆਨੰਦ ਤੇ ਕਲਿਆਣ ਦੀ ਪ੍ਰਾਪਤੀ । ਮਨੋਰਥ ਭਾਵੇ' ਅਧਿਆਤਮਕ ਤੇ 
ਉੱਦਾਤ ਹੋਵੇ, ਤੇ ਭਾਵੇ" ਸੰਸਾਰਕ ਤੇ ਉਪਯੋਗੀ, ਸਾਹਿਤ ਰਚਨਾਂ ਪਿਛੇ ਇਹ ਹੁੰਚਾ 
ਜ਼ਰੂਰ ਹੈ । 

ਜੇ ਹੁਣ ਤਕ ਦੀ ਸਾਰੇ ਸੈਸਾਰ ਵਿਚ ਸਾਹਿਤ ਰਚਨਾ ਨੂੰ ਵਿਚਾਰੀਏ ਤਾਂ ਇਹ ਦਿਸ 
ਪਵੇਗਾ ਕਿ ਇਹ ਪ੍ਰੇਰਕ ਮੁਖ ਰੂਪ ਵਿਚ ਮਨੁਖ ਦੈ ਸ਼ੁਭ ਗੁਣਾਂ ਦੀ ਪ੍ਰਸ਼ੈਸਾ ਤੇ ਅਸ਼ੁਭ 
ਗੁਣਾਂ ਦੀ ਨਿੰਦ' ਹੁੰਦੀ ਹੈ । ਸ਼ੁਭ ਗੁਣਾਂ ਵਿਚ ਮੁਖ ਅੱਗੋ" ਮਨੁੱਖ ਦੀ ਯੂਧ ਕਰਮ ਵਿਚ 
ਵੀਰਤਾ, ਪ੍ਰਮ ਵਿਚ ਸੁਹਿਰਦਤਾ ਤੇ ਆਤਮ-ਤਿਆਗ, ਸਮਾਜ ਵਿਚ ਨੀਤਿ-ਆਚਾਰ ਤੇ 
ਅਧਿਆਤਮਕ ਪੱਖ ਉਤੇ ਜੀਵਨ ਤੱਤ ਨੂੰ ਸਮਝਣ ਬੁਝਣ ਦੀ ਆਕਾਂਖਾ ਆਉ'ਦੇ ਹਨ, ਤੇ 
ਅਸ਼ੁਭ ਗੁਣ ਇਨ੍ਹਾਂ ਦੇ ਪ੍ਰਤਿਕੂਲ ਮਨੁਖ ਦੀਆਂ ਤਰੁਟੀਆਂ ਹਨ । 

ਜੋ ਮਨੁਖ ਦੀ ਕਲਾਤਮਕ ਗਤਿਵਿਧੀ ਨੂੰ ਦੇਖਿਆ ਵਿਚਾਰਿਆ ਜਾਵੇ ਤਾਂ ਕਲਾ ਦੇ 
ਮੁਖ ਰੂਪ ਕਾਵਿ ਰਚਨਾ, ਚਿਤਰ ਰਚਨ, ਸੰਗੀਤ ਰਚਨਾ, ਮੂਰਤੀ ਰਚਨਾਂ ਤੇ ਮੰਦਿਰ 
ਰਚਨਾ ਹਨ, ਤੇ ਇਨ੍ਹਾਂ ਤੋ' ਕੁਝ ਹਟ ਕੇ ਨਚਣਾ ਕੁਦਣਾ ਤੇ ਇਨ੍ਹਾਂ ਦੇ ਵਿਸਤ੍ਰਿਤ ਹੌਰ ਰੂਪ, 
ਮੌਜ ਮੇਲਾ, ਖੋਡਾਂ, ਆਦਿ । ਕਾਵਿ ਰਚਨਾ ਦਾ ਵਿਸਤ੍ਰਿਤ ਰੂਪ ਸਾਹਿਤ ਰਚਨਾ ਬਣ ਜਾਂਦਾਂ 
ਹੈ, ਜਿਸ ਵਿਚ ਕਥਾ ਕਹ'ਣ, ਨਾਟਕ, ਤੇ ਇਹ ਵੀ ਗੱਦ ਰੂਪ ਵਿਚ, ਤੇ ਹੋਰ ਗੱਦ ਰੂਪ 
ਆ ਜਾਂਦੇ ਹਨ । 

ਪੁਰਾਣੇ ਸਮਿਆਂ ਵਿਚ ਮਨੁਖ ਦੀ ਰੁਚੀ ਸੀ ਸੈਸਾਰਕ ਪੱਧਰ ਦੀ ਕਲ ਰਚਨਾਂ ਤੋ 
ਉੱੱਦਾਤ ਹੋ ਕੇ ਅਧਿਆਤਮਕ ਪੱਧਰ ਦੀ ਰਚਨ ਕਰਨਾ, ਤੇ ਇਸ ਰੁਚੀ ਤੋ ਇਹ ਸਿਧਾਂਤ 
ਬਣ ਗਿਆ ਕਿ ਮਨਖ ਦੀ ਕਲਾਤਮਕ ਰਚਨਾ ਦਾ ਮਨੋਰਥ ਜੀਵਨ ਤੱਤ ਅਥਵਾ ਸੱਚ ਦੀ 
ਪ੍ਰਾਪਤੀ ਰੀ ਹੈ । ਅਜੋਕੇ ਸਮਿਆਂ ਵਿਚ ਜਦ” ਅਧਿਆਤਮਕ ਚਿੰਤਨ ਕੁਝ ਗੌਣ ਜਿਹਾ 


ਸਿਰਜਣਾ 1 


ਬਣ ਗਿਆ ਹੈ ਇਸ ਸਿੱਧਾਂਤ ਦਾ ਬਲ ਵਧੇਰੇ ਜੀਵਨ ਸੱਚ ਨੂੰ ਸਮਝਣ ਤੇ ਵਿਅਕਤ ਕਰਨ 
ਉਤੇ ਆ ਗਿਆ ਹੈ । ਰ੍ 

ਪ੍ਰਰ਼ਨ ਉਠਦਾ ਹੈ ਕਿ ਜੀਵਨ ਦਾ ਸੱਚ ਕੀ ਹੈ ਤੇ ਇਸ ਨੂੰ ਪ੍ਰਾਪਤ ਕਰਨਾ ਤਿਉ” 
ਲਾਭਵੰਦਾ ਹੈ ? ਕੀ ਇਸ ਪ੍ਰਾਪਤੀ ਦੇ ਪਿੱਛੇ ਕੋਈ ਉਪਯੋਗੀ ਧਾਰਨਾ ਹੈ ? ਆਧੁਨਿਕਵ'ਦੀ 
ਉਪਯੌਗੀ ਉਕਤ ਤੋਂ ਚੱਕ ਜਾਂਦੇ ਹਨ । ਤੇ ਉਹ ਇਸ ਗੱਲ ਉਤੇ ਜ਼ੋਰ ਦਿੰਦੇ ਹਨ ਕਿ 
ਇਹ ਪ੍ਰ'ਪਤੀ ਮਨੁਖ ਦੀ ਆਤਮਾ ਦਾ ਵਿਗਸਣ ਹੀ ਹੈ, ਇਸ ਤੱ ਅੱਗੇ ਕੋਈ ਉਪਯੋਗੀ 
ਲਾਭ ਗੌਣ ਪੱਧਰ ਦਾ ਹੀ ਹੋ ਸਕਦਾ ਹੈ । ਪਰ ਚਾਹੇ ਉਪਯੋਗੀ ਲਾਭ ਗੌਣ ਹੀ ਹੋਵੇ ਤੇ 
ਮੁਖ ਲਾਭ ਆਤਮ-ਵਿਠਾਸ, ਫਿਰ ਵੀ ਜੀਵਨ ਸੱਚ ਦੀ ਅਭਿਵਿਅਕਤੀ ਸਾਹਿਤ ਤੇ ਕਲਾਂ 
ਰਚਨਾ ਦਾ ਮੁਖ ਕਰਮ ਮੰਨਿਆ ਜਾਂਦਾ ਹੈ । ਪਰ ਕੋਈ ਸ਼ਬਦ ਵੀ ਵਰਤ ਲਈਏ, ਇਸ 
ਜੀਵਨ ਸੱਚ ਦੇ ਮੁੱਲ ਤੋ“ ਦਿ੍‌ਿਸ਼ਟੀ ਹਟਾਈ ਨਹੀ ਜਾ ਸਕਦੀ । ਆਧੁਨਿਕ ਸਮੇ' ਦੇ ਕਲਾ 
ਚਿੰਤਨ ਵਿਚ ਭੇਦ ਮੁਖ ਰੂਪ ਵਿਚ ਜੀਵਨ ਸੱਚ ਦੀ ਵਿਆਖਿਆ ਬਾਰੇ ਦੇਖਣ ਵਿਚ 
ਆਉਂ'ਦਾ ਹੈ । ਮਾਸਕਸਵਾਦੀ ਚਿੰਤਨ ਜੀਵਨ ਸੱਚ ਨੂੰ ਇਕ ਇਤਿਹਾਸਕ ਪ੍ਰਕ੍ਰਿਆ ਮੰਨਦਾ 
ਹੈ ਤੇ ਮਨੁਖ ਦੀ ਇਸ ਬਾਰੇ ਸਰਝ-ਬ੍ਰਝ ਨੂੰ ਇਤਿਹਾਸਕ ਵਿਕਾਸ ਅਨੁਸਾਰ ਬਦਲਦੀ ਤੇ 
ਵਿਕਸਦੀ ਮੰਨਦਾ ਤੇ ਆਖਦਾ ਹੈ । ਪੁਰ'ਣੇ ਸਮੋ ਦਾ ਅਧਿਆਤਮਕ ਅਥਵ' ਧੱਰਮਿਕ 
ਚਿੰਤਨ ਜੀਵਨ ਸੱਚ ਨੂੰ ਸਥਿਰ ਤੇ ਕਾਲਪਰਕ ਪਰਿਵਰਤਨ ਤੋਂ ਉਪਰ ਦ ਕੋਈ ਪ੍ਰਪੰਚ 
ਅਥਵਾ ਪ੍ਰਕਟਨ ਸਮਝਦਾ ਸੀ । “ਆਦਿ ਸਚੁ ਜੁਗਾਦਿ ਸਚ੍' ਦੇ ਸਮਾਨਾਰਥ ਸ਼ਬਦ ਹਰ 
ਪ੍ਰਕਾਰ ਦੇ ਈਸ਼ਵਰਵਾਦੀ ਧਰਮ ਦੇ ਚਿੰਤਨ ਦਾ ਧੁਰਾਂ ਹਨ, ਆਧੁਨਿਕ ਜਗਤ ਵਿਚ ਸੌਰਚਨਾ- 
ਵਾਦ ਜਿਹੇ ਮਤ ਇਸੇ ਸਿਧਾਂਤ ਦੇ ਸੈਸਾਰਕ ਰੂਪ ਦੇ ਸਮਰਥਕ ਹਨ, ਜਿਨ੍ਹਾਂ ਅਨੁਸਾਰ ਮਨੁਖੀ 
ਮਨ ਇਕ 'ਆਦਿ ਸਚੁ ਜੁਗਾਦਿ ਸਚ' ਘਟਨਾ ਹੈ, ਤੇ ਸਾਹਿਤ, ਕਲਾ ਰਚਨਾ ਇਸੇ 
ਘਟਨਾ ਦੀ ਅਭਿਵਿਅਕਤੀ ਹੈ । ਰ੍ 

ਜਿਥੇ ਮਾਫਕਜਵਾਦੀ ਚਿੰਤਨ ਹਰ ਸਹਿਤ ਅਥਵਾ ਕਲਾ ਕ੍ਰਿਤੀ ਵਿਚ ਸਮੇ' ਅਨੁਸਾਰ 
ਪਰਿਵਰਤਿਤ ਤੇ ਵਿਕਸਿਤ `ਰਰਪ ਵਿਚ ਮਨੁਖ ਦੇ ਸ਼੍ਰੇਵ-ਗਤ ਸੁਭਾਵ ਨੂੰ ਕੌਮ ਕਰਦਾ ਦੇਖਦਾ 
ਹੈ, ਉਥੇ ਸੈਰਚਨਾਵਾਦੀ ਚਿੰਤਨ ਸਾਹਿਤ ਅਥਵਾ ਕਲਾ ਕਰਿਤੀ ਨੂੰ ਆਤਮ-ਸਿਧ ਪ੍ਰਕਟਨ 
ਮੰਨ ਕੇ ਇਸ ਵਿਚ ਸਦੀਵੀ ਅੰਤਰਵਿਰੋਧਾਂ ਤੇ ਸਮੀਕਰਨਾਂ ਦੀਆਂ ਲੜੀਆਂ ਦਾ ਆਵਿਸ਼ਕਾਰ 
ਕਰਦਾ ਹੈ। ਉਹ ਇਨ੍ਹਾਂ ਅੰਤਰਵਿਰੋਧਾਂ ਤੇ ਸਮੀਕਰਣਾਂ ਦਾ ਮੂਲ ਨਿਰੀਖਿਅਤ ਕਰਦਾ ਹੈ, 
ਪਰ ਇਸ ਨਿਰੀਖਣ ਬਾਰੇ ਕੋਈ ਪਰਿਮਾਣ ਨਿਯਤ ਕਰਨ ਤੋਂ ਸੈਕੌਚ ਕਰਦਾ ਹੈ । ਉਹ 
ਮਾਰਕਸਵਾਦੀ ਚਿੰਤਨ ਉਤੇ ਦੂਸ਼ਨ ਲਗਾਂਦਾ ਹੈ ਕਿ ਇਹ ਸ਼੍ਰੋਣੀ-ਵਿਰੋਧ ਨੂੰ ਦੇਖਦਾ ਕਲਾ 
ਕ੍ਰਿਤੀ ਦੀ ਆਤਮ-ਸਿਧੀ ਵਲੋ" ਅਵੇਸਲਾ ਰਹਿੰਦਾ ਹੈ । 

ਪਰ ਕਿਸੋ ਕਰਿਤੀ ਦੀ ਆਤਮ -ਸਿਧੀ ਦਾ ਕੀ ਅਰਥ ਹੈ ? ਇਸ ਬਾਰੇ ਸੈਰਚਨਾਵਾਦੀ 
ਬਹੁਤਾ ਗਿਆਨ ਪ੍ਰਦਾਨ ਕਰਨ ਦੀ ਖੇਚਲ ਨਹੀਂ” ਕਰਦੇ । ਕਿਸੇ ਕਵਿਤਾ ਵਿਚ ਕਿਹੜਾ 
ਤੱਤ ਹੈ ਜੋ ਇਸ ਨੂੰ ਆਤਮ-ਸਿਹ ਬਣਾਂਦਾ ਹੈ ? ਫਿਰ ਕੀ ਵਖ ਵਖ ਆਤਮ-ਜਿਧ 
ਕਵਿਤਾਵਾਂ ਅਥਵਾਂ ਕ੍ਰਿਤੀਆਂ ਵਿਚ ਕੋਈ ਉੱਤਮ ਮਧਮ ਦੀ ਪਛ ਣ ਕੀਤੀ ਜਾ ਸਕਦੀ ਹੈ ? 
ਤੇ ਉਹ ਕਿਸ ਆਧਾਰ ਉਤੇ ? ਕੀ ਕੋਈ ਕ੍ਰਿਤੀ ਘੱਟ ਆਤਮ-ਸਿਧ ਹੋ ਸਕਦੀ ਹੈ ਤੇ ਕੋਈ 


2 ਸਿਰਜਣਾਂ 


ਵੱਧ ? ਇਸ ਭੇਦ ਦਾ ਵੀ ਨਿਰਣਾ ਕਿਵੇ“ ਕੀਤਾ ਜਾਵੇ ? 

ਇਕ ਥਾਂ ਡਾ. ਹਰਿਭਜਨ ਸਿੰਘ ਨੇ ਲਿਖਿਆ ਹੈ ਤਿ ਸੈਰਚਨਾ ਤਾਂ ਕਿਸੇ ਕਵਿਤਾ ਦਾ 
ਤਾਣਾ ਹੈ, ਇਸ ਵਿਚ ਪੇਟਾ ਕਵੀ ਨੇ ਆਪ ਪਾਣਾ ਹੈ । ਅਮਰੀਕਨ ਕਵੀ ਰੈਸਮ ਵੀ ਇਸ 
ਤਰ੍ਹਾਂ ਦਾ ਭੇਦ-ਭਾਵ ਵਰਣਨ ਕਰਦਾ ਹੈ । ਕੀ ਇਸ ਤੋ' ਇਹ ਭਾਵ ਲਿਆ ਜਾਵੇ ਕਿ ਜੇ 
ਕੁਝ ਇਕ ਕਵਿਤਾਵਾਂ ਆਪਣੇ ਤਾਣੇ ਵਿਚ ਆਤਮ-ਸਿਧ ਹਨ, ਤੇ ਉਨ੍ਹਾਂ ਦੇ ਸਮੁਚੇ ਅਰਥਾਂ 
ਵਿਚ ਕਵੀ ਦੇ ਦਿਤੇ ਪੇਟੋ ਕਾਰਣ ਉਤਮ-ਮਧਮ ਦਾ ਭੇਦ ਬਣ ਜਾਵੇਗਾ ? ਕੀ ਇਕ 
ਸੰਰਚਨਾਵਾਦੀ ਆਲੋਚਕ ਕਵਿਤਾ ਵਿਚ ਉਤਮ ਤੇ ਮਧਮ ਦੇ ਭੇਦ ਨੂੰ #ਨੇਗਾ ? ਜੇ ਉਹ 
ਮੰਨਦਾ ਹੈ ਤਾਂ ਸਿਧ ਹੈ ਕਿ ਮੁਦਿਆਂਕਣ ਹੋ ਜਾਂਦਾ ਹੈ । 

ਸੱਚ ਤਾਂ ਇਹ ਹੈ ਕਿ ਜਗਤ ਵਿਚ ਕੋਈ ਵੀ ਵਸਤ ਮੁੱਲ ਸੱਖਣੀ ਨਹੀ', ਤੇ ਵਖ 
ਵਖ ਵਸਤਾਂ ਵਿਚ ਮੁੱਲ ਦਾ ਭੇਦ ਬਣਿਆ ਰਹਿੰਦਾ ਹੈ । ਉਪਯੋਗੀ ਵਸਤਾਂ ਵਿਚ ਇਹ 
ਭਦ ਉਨ੍ਹਾਂ ਦੇ ਉਪਯੋਗ ਦੀ ਮਾਤ੍ਰਾ ਤੇ ਸੁਭਾਵ ਉਤੇ ਨਿਰਭਰ ਕਰਦਾ ਹੈ । ਜਿਨ੍ਹਾਂ ਨੂੰ ਅਸੀ 
ਕਲਾ ਕ੍ਰਿਤੀਆਂ ਆਖ ਕੇ ਉਪਯੋਗ ਦੇ ਘੇਰੇ ਵਿਚੋਂ ਕਢ ਲੈਦੇ ਹਾਂ, ਉਨ੍ਹਾਂ ਵਿਚ ਉਤਮ- 
ਮਧਮ ਦਾ ਭੇਂਦ ਕਿਸ ਤਰ੍ਹਾਂ ਨਿਸ਼ਚਿਤ ਕੀਤਾ ਜਾਵੇ, ਇਸ ਨਿਰਣੇ ਤੋ ਪਹਿਲਾਂ ਸਾਨੂੰ ਹਰ 
ਕਰਿਤੀ ਦੀ ਆਤਮ-ਸਿਧੀ ਦਾ ਪ੍ਰਮਾਣ ਵੀ ਨਿਸ਼ਚਿਤ ਕਰਨਾ ਪਵੇਗਾ । ਉਤਮ-ਮਧਮ ਭੇਦ 
ਨੂੰ ਅਸੀਂ ਕੇਵਲ ਆਤਮ-ਸਿਧੀ ਦੇ ਅੰਤਰ ਉਤੇਂ ਆਧਾਰਿਤ ਨਹੀ' ਕਰ ਸਕਦੇ । ਜੋ ਇਉ” 
ਕਰਦੇ ਹਾਂ ਤਾਂ ਸਾਨੂੰ ਆਤਮ-ਸਿਧੀ ਦੇ ਵਿਸਤਾਰ ਵਿਚ ਜਾਣਾ ਪਵੇਗਾ ਤੋਂ ਉਤਮ-ਮਧਮ 
ਦੀ ਪਰਖ ਲਈ ਉਸ ਵਿਸਤਾਰ ਉਤੇ ਆਧਾਰ ਰਖਣਾ ਪਵੇਗਾ । 

ਉਸ ਵਿਸਤਾਰ ਵਿਚ ਪਹਿਲ] ਤੇ ਪ੍ਰਥਮਕ ਪੱਧਰ ਦੀ ਗੱਲ ਸ਼ਿਲਪ ਸ਼ੈਲੀ ਦੀ ਹੋਵੇਗੀ । 
ਤੇ ਇਸ ਗਲ ਵਿਚ ਸੈਰਚਨਾਵਾਦੀ ਆਪਣੇ ਪਖ ਨੂੰ ਕੁਝ ਸਪਸ਼ਟ ਜ਼ਰੂਰ ਕਰ ਦਿੰਦੇ ਹਨ । 
ਪਰ ਉਹ ਵੀ ਇਸ ਤੋ ਇਨਕਾਰ ਨਹੀ' ਕਰਦੇ ਕਿ ਸ਼ਿਲਪ ਤੇ ਸ਼ੈਲ) ਵਿਚ ਵੀ ਕੋਈ ਭੇਦ 
ਹੈ। ਸ਼ੈਲੀ ਵਿਅਕਤਿਗਤ ਹੁੰਦੀ ਹੈ ਤੇ ਸ਼ਿਲਪ ਸਮੂਹਕ । ਗੱਲ ਕਰੀਬ ਕਰੀਕ ਤਾਣੋ ਪੇਟ 
ਵਾਲੀ ਹੀ ਹੋ ਜਾਂਦੀ ਹੈ । ਤੈ ਭਾਵੇ' ਸੈਰਚਨਾਵਾਦੀ ਇਸ ਤੋ ਵੀ ਇਨਕਾਰ ਨਹੀ ਕਰਦੇ 
ਪਰ ਸ਼ੈਲੀ ਵੇ ਵਿਆਕਤਿਗਤ ਸੁਭਾਵ ਵਿਚ ਉਹ ਬਹੁਤ ਅਜਿਹੀਆਂ ਗੱਲਾਂ ਕਭ ਜਾਂਦੇ ਹਨ, 
ਜਿਨ੍ਹਾਂ ਵਿਚ ਮੁਲਿਆਂਕਣ ਦਾ ਤੱਤ ਆ ਜਾਂਦਾ ਹੈ । 

ਸ਼ੈਲ) ਦੇ ਅੰਤਰਗਤ ਲੇਖਕ ਦਾ ਅੰਤਰਾਤਮਾ ਆਉਦਾ ਹੈ । ਰੂਪਵਾਦੀਆਂ ਦੇ ਪਿਤਾ 
ਪੁਰਖ, ਵਾਲਫਰ ਪੇਟਰ, ਦਾ ਕਥਨ ਹੈ ਕਿ ਸ਼ੈਲੀ ਹੀ ਵਿਅਕਤੀ ਹੈ । ਸੋ ਜਦੋ ਸੈਰਚਨਾਵਾਦੀ 
ਕਿਸੇ ਕ੍ਰਿਤੀ ਵਿਚ ਵਿਰੋਂਧਾਂ ਤੇ ਸਮੀਕਰਣਾਂ ਦੀ ਗਿਣਤੀ ਮਿਣਤੀ ਕਰਦੇ ਹਨ ਤਾਂ ਉਹ 
ਕ੍ਰਿਤ ਦੇ ਤਾਣੇ ਨੂੰ ਹੀ ਵਿਚਾਰ ਗੋਚਰ ਲਿਆ ਰਹੇ ਹੁੰਦੇ ਹਨ । ਇਸ ਤੋਂ ਅੱਗੇ ਚਲ ਕੇ ਉਰ 
ਇਹ ਜ'ਚਣ ਦਾ ਦਾਵਾ ਕਰਦੇ ਹਨ ਕਿ ਕਵੀ ਜਾਂ ਰਚਿਅਤਾ ਨੇ ਆਪਣੀ ਆਤਮਾ ਦੇ 
ਦੰਦਾਂ ਤੇ ਤਣਾਵਾਂ ਨੂੰ ਕਿਥੋ“ ਤਕ ਤੇ ਕਿਸ ਸ਼ਕਤੀ ਨਾਲ ਕਵਿਤਾ ਜਾਂ ਰਚਨਾ ਵਿਚ ਅੰਕਿਤ 
ਕੀਤਾ ਹੈ । ਤੇ ਜਦੋ ਉਹ ਇਉ!” ਕਰਦੇ ਹਨ ਤਾਂ ਮੁਲਿਆਂਕਣ ਦਾ ਤੱਤ ਸੁਤੇ ਹੀ ਆ 
ਜਾਂਦਾ ਹੈ। 

ਵਾਸਤਵ ਵਿਚ ਮਾਰਕਸਵ'ਦ ਆਲੋਚਨਾ ਵਿਰੁਧ ਸੈਰਚਨਾਵਾਦੀਆਂ ਦੀ ਆਪੱਤ 


ਸਿਰਜਣਾ 3 


ਮੁਲਿਆਂਕਣ ਦੀ ਹੋ'ਦ ਬਾਰੇ ਨਹੀ', ਇਸ ਦੀ ਵਿਧੀ ਬਾਰੇ, ਇਸ ਦੇ ਪਰਿਮਾਣਾਂ ਬਾਰੇ ਹੁੰਦੀ 
ਹੈ।। ਸੰਰਚਨਾਵਾਦੀਆਂ ਨੂੰ ਆਪੱਤੀ ਹੁੰਦੀ ਹੈ ਕਿ ਮਾਰਕਸਵਾਦੀ ਆਲੌਚਨਾ ਕਿਸੇ ਰਚਨਾ 
ਦੀ ਸ਼ਿਲਪ-ਸ਼ੈਲੀ ਵਲ ਅਣਗਹਿਲ। ਕਰ ਦਿੰਦੀ ਹੈ । ਪਰ ਇਹ ਆਪੱਤੀ ਸੈਦੇਹ-ਰ'ਹਤ 
ਨਹੀ" । ਸ਼ਿਲਪ ਤੋ ਕੋਈ ਮਾਰਕਨਵ'ਦ) ਵੀ ਅਵੇਸਲਾ ਨਹੀਂ' ਹੁੰਦਾ ਤੇ ਨਾ ਹੀ ਸ਼ੈਲ। ਦੇ 
ਵਿਅਕਤਿਗਤ ਸੁਭਾਵ ਤੋਂ ਉਹ ਇਨਕਾਰ ਕਰਦਾ ਹੈ । ਸੱਚ ਤਾਂ ਇਹ ਹੈ ਕਿ ਬਹੁਤੀ ਆਧੁਨਿਕ 
ਰਚਨਾ ਉਤੇ ਮਾਰਕਸਵਾਦੀਆਂ ਦੀ ਆਪੱਤੀ ਇਸ ਦੇ ਸ਼ਿਲਪ ਦੀ ਕਚਿਆਈ ਉਤੇ ਹੀ 
ਆਧਾਰਿਤ ਹੁੰਦੀ ਹੈ । ਪੜਵਾਸਤਵਾਂਦੀ ਵਿਧੀ ਉਤੇ, ਕਵਿਤਾ ਵਿਚ ਹੋਵੇ ਜਾਂ ਚਿਤਰਕਲਾ 
ਵਿਚ, ਮਾਰਕਸਵਾਦੀ ਆਲੌਚਕ ਸ਼ਿਠਪ ਦੇ ਪੱਖ ਤੋ' ਹੀ ਆਪੱਤੀ ਦਰਸਾਂਦਾ ਹੈ । ਤੇ ਵਿਚਿਤਰ 
ਗੱਲ ਇਹ ਹੈ ਕਿ ਹੋਰ ਆਧੁਨਿਕਵਦੀਆਂ ਵਾਕਰ ਸੰਰਚਨਾਵਾਦੀ ਵੀ ਸ਼ਿਲਪ ਬੇ ਇਜ 
ਆਪੱਤੀ ਤੋ ਅਣਭਿਜ ਰਹਿੰਦਾ ਹੈ । ਉਹ ਇਸ ਨੂੰ ਕਚਿਆਈ ਮੰਨਦਾ ਹੀ ਨਹੀ; 
ਕੇਵਲ ਪ੍ਰਕਾਰ ਭੇਦ ਆਖਦਾ ਹੈ । ਮੇਰਾ ਛੈਦ ਬਾਰੇ ਮਤ, ਜਿਜ ਉੱਤੇ ਡਾਕਟਰ ਹਤਜਨ 
ਸਿੰਘ ਨੇ ਸਵਿਸਤਾਰ ਆਪੱਤੀ ਕੀਤੀ ਹੈ, ਸ਼ਿ34 ਦੀ ਪਕਿਅਆਈ ਦੀ ਹੀ ਮੰਗ ਕਰਦਾ 
ਹੈ। ਭਾਵੇ' ਇਹ ਮੰਗ ਕੇਵਲ ਇਤਨੀ ਹੀ ਨਹੀ' । ਸੋ ਅਸੀ ਦੇਖ ਸਭਦੇ ਹਾਂ ਕਿ 
ਸੈਰਚਨਵਾਦੀਆਂ ਦੀ ਮਾਰਤੜਵਾਦੀ ਆਲੋਰਨਾ ਉਤੇ ਆਪੱਤੀ ਬਹੁਤੀ ਸ਼ਿਲਪ ਦੀ 
ਕਚਿਆਈ ੫ਕਿਆਈ ਉਤੇ ਆਧਾਰਿਤ ਨਹੀ' ਹੁੰਦੀ । ਸ਼ਿਲਪ ਦੇ ਪਖ ਤੋ” ਤਾਂ ਮਾਰਕਸਵਾਦੀ 
ਮਤ ਪ੍ਰਮਾਣਿਕਵਾਦ ਵਲ ਝੂਕਾਉ ਦਰਸਾਂਦਾ ਹੈ, ਤੇ ਸੈਰਚਨਾਵਾਦੀ ਆਪੱਤੀ ਇਸ ਝੁਕਾਉ 
ਉਤੇ, ਆਧੁਨਿਕਵਾਦੀ, ਰੁਚੀ ਵਾਲੀ ਹੁੰਦੀ ਹੈ । 

ਇਸ ਤੋਂ' ਅੱਗੇ ਆਉਦੀ ਹੈ ਸ਼ੈਲੀ ਦੀ ਗੱਲ । ਸੈਰਚਨਾਵਾਦੀ ਮਤ ਸ਼ੈਲੀ ਵਿਚ 
ਵਿਅਕਤੀ ਨੂੰ ਇਕ ਆਤਮ-ਸਿਧ ਤਬ ਮੰਨਦਾ ਹੈ । ਉਹ ਇਹ ਦੇਖਣ ਪਰਖਣ ਦੀ ਖੇਚਲ 
ਨਹੀ ਕਰਦਾ ਕਿ ਸ਼ੈਲ) ਵਿਚਲੇ ਵਿਅਕਤੀ ਦਾ ਸੁਭਾਵ ਅੱਗੋ ਕਿਹੜੇ ਤੱਤਾਂ ਉਤੇ ਆਧਾਰਿਤ 
ਹੈ । ਉਸ ਨੂੰ ਇਹ ਪਰਵਾਹ ਨਹੀ ਕਿ ਰਚਿਅਤਾ ਵਿਅਕਤੀ ਦੀ ਰਚਨ' ਦਾ ਸਮਾਜਕ 
ਝੁਕਾਉ ਕਿਧਰ ਨੂੰ ਹੈ । ੍‌ ਉਹ ਸਮਾਜਵ'ਦੀ ਹੋਵੇ, ਪੂੰਜੀਵਾਦੀ ਹੋਵੇ, ਭੂਪਵਾਦੀ ਤੇ 
ਏਕਾਧਿਕਾਰਵਾਦੀ ਵੀ ਕਿਉ” ਨਾ ਹੋਵੇ, ਸੈਰਚਨਾਵਾਦੀ ਉਸ ਵਿਚ ਆਂਤਮ-ਸਿਧੀ ਨੂੰ ਹੀ 
ਪ੍ਰਮਾਣ ਬਣਾਂਦਾ ਹੈ । ਪਰ ਇਸ ਦਾ ਪਰਿਣਾਮ ਇਹ ਹੁੰਦਾ ਹੈ ਕਿ ਉਹ ਇਸ ਵਿਅਕਤਿਗਤ 
ਆਤਮ-ਸਿਧੀ ਵਿਚ ਸਮਾਜਵਾਦੀ ਝੁਕਾਉ ਨੂੰ ਹੀ ਨਿੰਦਣਯੋਗ ਆਖਦਾ ਹੈ। ਉਹ ਇਹ 
ਮੰਨਣ ਨੂੰ ਤਿਆਰ ਨਹੀ ਕਿ ਜਿਸ ਰਚਨਾਂ ਸ਼ੈਲੀ ਵਿਚ ਝੁਕਾਉ ਸਮਾਜਵਾਦ ਵਲ ਨਹੀਂ, 
ਉਹ ਸਿਧੀ ਸਿਤੋੜ ਨਹੀ" ਹੁੰਦੀ, ਝੁਕਉ ਉਸ ਵਿਚ ਵੀ ਹੁੰਦਾ ਹੈ ਤੇ ਉਹ ਪੂੰਜੀਵਾਦੀ ਜਾਂ 
ਭੂਪਵਾਦੀ, ਆਦਿ, ਹੁੰਦਾ ਹੈ । ਉਹ ਇਹ ਦਾਵਾ ਕਰਦਾ ਹੈ ਕਿ ਕੋਈ ਰਚਨਾ ਸ੍ਰੇਣ। ਭਾਵ 
ਤੋ ਮੁਕਤ ਅਥਵਾ ਨਿਰਪਖ ਹੋ ਸਕਦ) ਹੈ, ਜਦੋ ਕਿ ਮਾਰਕਸਵਾਦੀ ਆਲੋਚਕ ਦਾ ਦਾਵਾ 
ਹੈ ਕਿ ਕੋਈ ਰਚਨਾ ਇਸ ਤਰ੍ਹਾਂ ਨਿਰਪਖ ਨਹੀਂ ਹੋ ਸਕਦੀ । 

ਸੈਰਚਨਾਵਾਦੀ ਕਹੇਗਾ ਕਿ ਪ੍ਰੋਮ ਦੀਆਂ ਬਹੁਤ ਕਵਿਤਾਵਾਂ ਫਸ ਪ੍ਰਕਾਰ ਸ਼੍ਰੇਣੀ ਭਾਵ 
ਡੋ' ਮੁਕਤ ਹੁੰਦੀਆਂ ਹਨ । ਵਾਸਤਵ ਵਿਚ ਗੱਲ ਇਉ' ਹੈ ਕਿ ਜੇ ਤੁਸੀ" ਭੂਪਵਾਦੀ ਸਮ 
ਦੀਆਂ ਪ੍ਰੋਮ ਦੀਆ ਕਵਿਤਾਵਾਂ, ਗੀਤਾਂ, ਆਦਿ, ਨੂੰ ਇਸ ਪਖ ਤੋਂ ਵਿਚਾਰੋ ਤਾਂ ਉਨ੍ਹਾਂ ਵਿਚ 


4 ਜਿਰਜਣਾ 


ਪ੍ਰੇਮੀ ਦਾ ਪ੍ਰੀਤਮ ਵਲ ਵਿਵਹਾਰ ਭੂਪਵਾਦ) ਪੁਰਸ਼ ਦਾ ਇਸਤ੍ਰੀ ਵਲ ਏਕਾਧਿਕਾਰੀ ਤਾਂਤ ਦਾ 
ਹੀ ਹੁੰਦਾ ਹੈ । ਹੋਰ ਤਾਂ ਹੋਰ, ਗੁਰਬਾਣੀ ਵਿਚ ਵੀ ਜਦੋਂ ਪ੍ਰਭੂ ਪ੍ਰੇਮ ਨੂੰ ਮਨੁਖੀ ਰੂਪ ਦਿਤਾ 
ਜਾਂਦਾ ਹੈ ਤਾਂ ਇਸ ਵਿਚ ਭਗਤ ਇਸਤ੍ਰੀ ਹੈ ਤੇ ਇਸ਼ਟ ਪੁਰਸ਼ ਲੋਕ-ਗੀਤਾਂ ਦਾ ਭਾਵ 
ਬੋਧ ਤਾਂ ਬਹੁਤ ਕਰਕੇ ਭੂਪਵਾਦੀ ਹੀ ਹੁੰਦਾ ਹੈ । 

ਅੱਜ ਦੇ ਯੁਗ ਵਿਚ ਰੋਮਾਂਟਿਕ ਕਵਿਤਾ ਵਿਚਲਾ ਪ੍ਰੇਮ ਜੇ ਇਸਤ੍ਰ ਪਾਸੋ ਪੁਰਸ਼ ਦੀ ਭਗਤੀ 
ਦੀ ਮੰਗ ਨਹੀ ਕਰਦਾ ਤਾਂ ਆਤਮ-ਸਮਰਪਣ ਤੇ ਆਤ:-ਤਿਆਗ ਦੀ ਮੰਗ ਜ਼ਰੂਰ ਕਰਦਾ ਹੈ । 
ਪੂੰਜੀਵਾਦੀ ਯੁਗ ਵਿਚ ਕਵਿਤਾ ਦਾ ਭਾਵ-ਵਿਧਾਨ ਇਸੇ ਕਾਰਣ ਰੋਮਾਂਟਿਕ ਹੁੰਦਾ ਹੈ । ਇਸ 
ਯੁਗ ਦੀ ਕਵਿਤਾ ਬਹੁਤ ਘੱਟ ਯਥਾਰਥਵਾਦੀ ਹੁੰਦੀ ਹੈ । ਇਸ ਵਿਚਲਾ ਪ੍ਰੇਮ ਇਸਤ੍ਰੀ ਵਿਚ 
- ਸਰੀਰਕ ਸੁੰਦਰਤਾ ਉਤੇ ਆਧਾਰਿਤ ਹੌਦਾ ਹੈ । ਭਾਵ” ਇਸ ਸੁੰਦਰਤਾ ਦੇ ਜਾਚਣ ਪਰਖਣ 
ਵਿਚ ਪ੍ਰਮੀ ਕਿਤਨਾ ਵੀ ਮਨੋਭਾਵੀ ਕਿਉਂ” ਨਾ ਹੋਵੇ । ਅੱਜ ਦੇ ਪੂੰਜੀਵਾਦੀ ਯੁਗ ਵਿਚ ਇਸਤ੍ਰੀ 
ਪੁਰਖ ਦੇ ਚਲਨ ਤੇ ਵਿਚਰਨ ਬ'ਰੇ ਦੁਹਰੋ ਮਾਪ ਕੇਵਲ ਨੈਤਿਕ-ਸਮਾਜਕ ਖੇਤਰ ਵਿਚ ਹੀ 
ਲਾਗੂ ਨਹੀਂ, ਪ੍ਰਮ ਦੇ ਖਤਰ ਵਿਚ ਦੀ ਲਾਗੂ ਹਨ, ਤੇ ਇਹ ਗੱਲ ਇਸ ਯੂਗ ਦੀ ਕਵਿਤਾ 
ਵਿਚੋ ਭਲੀ ਭਾਂਤ ਸਿਧ ਹੋ ਜਾਂਦੀ ਹੈ । ਸਗੋ ਸੱਚ ਤਾਂ ਇਹ ਹੈ ਕਿ ਪੂੰਜੀਵਾਦੀ ਯੁਗ ਵਿਚ 
ਇਸਤ੍ਰੀ-ਪੁਰਖ ਦਾ ਘਰਿਸਥੀ ਜੀਵਨ ਹੀ ਨਹੀਂ', ਰੋਮਾਂਟਿਕ ਪ੍ਰੋਮ ਵੀ ਭੂਪਵਾਦੀ ਯੂਗ ਦੇ 
ਭਾਵ-ਬੋਧ ਤੌ" ਉਪਰ ਨਹੀ” ਉਠਿਆ । ਸੋ ਪ੍ਰੇਮ ਦੀ ਕਵਿਤਾ ਤੇ ਗੀਤਾਂ ਬਾਰੇ ਇਹ ਦਾਵਾ 
ਨਿਰਾਧਾਰ ਹੈ ਕਿ ਇਸ ਵਿਚ ਸ਼੍ਰੋਣੀ-ਭਾਵ ਨਿਹਿਤ ਜਾਂ ਸਪਸ਼ਟ ਪ੍ਰਕਾਰ ਵਿਅਕਤ ਨਹੀਂ” 
ਹੁੰਦਾ । 

ਜਦੋਂ” ਉਨ੍ਹਵੀ" ਸਦੀ ਵਿਚ ਰੋਮਾਂਟਿਕ ਭਾਵ=ਬੋਧ ਨੇ ਪੁਰਾਣੇ ਭੂਪਵਾਦੀ ਭਾਵ-ਬੋਧ 
ਨੂੰ ਵੰਗਾਰ ਦਿਤੀ ਸੀ, ਤਾਂ ਰੋਮਾ!ਟਕ ਕਵਿਤਾ ਤੇ ਰਚਨਾ ਉਤੇ ਵੀ ਭੂਪਵਾਦੀ ਪ੍ਰਮਾਣਿਕਤਾ 
ਵਲੋ” ਸ਼ਿਲਪ ਦੇ ਪਖ ਤੋ ਹੀ ਆਪੱਤੀ ਕੀਤੀ ਜਾਂਦੀ ਸੀ ਤੇ ਕੁਝ ਨੀਤਿ-ਆਚਾਰ ਦੇ ਪਖ ਤੋ"। 
ਸ਼ੈਲੀ ਨੂੰ ਸ਼ਿਲਪ ਤੋ ਸੁਤੈਟਰ ਪੂੰਜੀਵਾਦ ਭ'ਵ=ਬੋਧ ਅਧੀਨ ਰੋਮਾਂਟਿਕ ਕਵੀਆਂ ਤੇ ਕਲਾਕਾਰਾਂ 
ਨੇ ਹੀ ਠੀਤ' । ਪਰ ਉਨ੍ਹਾਂ ਨੇ ਸ਼ੈਲੀ ਨੂੰ ਵਿਅਕਤਿਗਤ ਭਾਵ-ਬੋਧ ਦੇ ਅਧੰ,ਨ ਕਰ ਦਿਤਾ । 
ਇਸ ਅਧੀਨਤਾ ਨੂੰ ਸੰਰਚਨਾਵਾਦੀ ਤਾਂ ਵੈਗਾਰ ਦੇ'ਦੇ ਨਹੀ', ਹੋਰ ਕੁਝ ਪ੍ਰਕਾਰ ਦੇ 
ਆਧੁਨਿਕਵਾਦੀ ਸਗੋ ਕਈ ਵਾਰੀ ਵੈਗਾਰਦੇ ਹਨ । 

ਸ਼ਰੇਣੀ=ਭਾਵ ਦੀ ਅਭਿਅਕਤੀ ਨੂੰ ਕੇਵਲ ਇਸ ਲਈ ਪ੍ਰਸ਼ੈਸਾ ਨਹੀ" ਪ੍ਰਾਪਤ ਹੁੰਦੀ ਕਿ 
ਇਸ ਵਿਚ ਸ਼ੋਜ਼ਨ ਸ਼੍ਰੇਣੀ ਦੀ ਨਿੰਦਾ ਕੀਤੀ ਗਈ ਹੈ । ਭੂਪਵਾਦੀ ਸ਼੍ਰੇਣੀ ਭਾਵ ਤੋ" ਉਤਪਨ 
ਹੋਏ ਸ਼ਬਦ, ਬਿੰਥ, ਅਲੰਕਾਰ ਤੇ ਨੈਤਿਕ ਸੰਕਲਪ ਵੀ ਪ੍ਰਸ਼ੋਸਾ ਦੇ ਪਾਤਰ ਬਣ ਸਕਦੇ ਹਨ, 
ਜਿਵੇ" ਸ਼ੇਖ਼ ਫ਼ਰੀਦ ਦੀ ਬ'ਣੀ ਵਿਚ ਜਾਂ ਬਹੁਤ ਥਾਈ” ਗੁਰਬਾਣੀ ਵਿਚ । ਸ਼ਾਹ ਹੁਸੈਨ ਦੀ 
ਕਵਿਤਾ ਵੀ ਭੂਪਵ'ਦੀ ਸ਼੍ਰੇਣੀ=ਤਾਵ ਵਿਅਕਤ ਕਰਦੀ ਹੈ, ਪਰ ਇਸ ਕਾਂਰਣ ਇਹ ਨਿੰਦਣ< 
ਯੋਗ ਨਹੀ ਬਣ ਜਾਂਦੀ । ਪਰ ਆਲੋਚਕ ਨੂੰ ਇਸ ਭਾਵ ਦੀ ਸੂਝ ਹੋਣੀ ਚਾਹੀਦੀ ਹੈ, ਤਦੇ 
ਉਹ ਇਸ ਨੂੰ ਉਚਿਤ ਸੋਦਰਭ ਵਿਚ ਰਖ ਕੇ ਦੇਖ ਪਰਖ ਸਕਦਾ ਹੈ । ਸੈਰਚਨਾਵਾਦੀ ਮਤ 
ਇਸ ਸੂਝ ਪਰਖ ਨੂੰ ਆਵਖ਼ਕ ਨਹੀ" ਸਮਝਦਾ, ਉਸ ਨੂੰ ਇਸ ਨਾਲ ਸਰੋਕਾਰ ਨਹੀ" ਕਿ 
ਸ਼ੇਖ਼ ਫ਼ਰੀਦ ਦੇ ਸੈਕਲਪ ਫੂਪ-ਵਾਦੀ ਯੁਗ ਦੀ ਉਚੀ ਸ਼੍ਰੋਣੀ ਦੇ ਫ਼ਕੀਰ ਵਿਅਕਤੀ ਦੇ ਸੰਕਲਪ 


ਸਿਰਜਣਾ $ 


ਹਨ, ਤੇ ਸ਼ਾਹ ਹਸੈਨ ਦੇ ਸੈਕਲਪ ਉਸ ਯੁਗ ਦੀ ਨੀਵੀਂ' ਸ਼੍ਰੇਣੀ ਦੇ ਫ਼ਕੀਰ ਦੇ, ਤੇ ਇਹ 
ਆਪਣੀ ਆਪਣੀ ਸ਼੍ਰੇਣੀ ਦੀ ਨੰਤਿਕਤਾ ਤੇ ਜੀਵਨ ਸੱਚ ਦਾ ਪ੍ਰਗਟਾਉ ਕਰ ਰਹੇ ਹਨ । ਉਹ 
ਇਨ੍ਹਾਂ ਬਾਣੀਆਂ ਨੂੰ ਇਤਨੀ ਡੂੰਘ ਵਿਚ ਵਿਚਾਰਨ ਵਿਚ ਵਿਸ਼ਵਾਸ ਨਹੀ' ਰਖਦਾ, ਇਨ੍ਹਾਂ 
ਦੀ ਸ਼ੈਲੀ ਤੇ ਵਿਅਕਤਿਗਤ ਅਭਿਵਿੰਅਜਨ ਦਾ ਹੀ ਵਿਸਤ੍ਰਿਤ ਵਿਸ਼ਲੋਸ਼ਨ ਕਰ ਕੇ ਸੰਤੁਸ਼ਟ 
ਹੋ ਜਾਂਦਾ ਹੈ । 

ਇਸ ਵਿਸਤ੍ਰਿਤ ਵਿਸ਼ਲੋਸ਼ਨ ਦੀ ਉਪਯੋਗਤ' ਮਾਰਕਸਵਾਦੀ ਆਲੌਚਕ ਪਾਸੋ ਲੁਕੀ ਹੋਈ 
ਨਹੀ" ਹੁੰਦੀ । ਉਹ ਕੇਵਲ ਇਸ ਦੇ ਅਤਿ-ਵਿਸਤਾਰ ਨੂੰ ਬੇ-ਲੋੜਾ ਸਮਝਦਾ ਹੈ, ਤੇ ਕੁਝ 
ਹਾਲਤਾਂ ਵਿਚ ਰਚਨਾ ਆਲੋਚਨਾ ਦੀ ਡ੍ਰੰਘ ਤਕ ਜਾਣ ਤੋ ਅਵੇਸਲੇਪਣ ਲਈ ਇਕ ਬਹ'ਨਾ । 
ਰਚਨਾ ਦੀ ਬਣਤ ਦਾ ਵਿਸ਼ਲੋਸ਼ਨ ਸਮੀਖਿਆ ਵਿਧੀ ਮੁਢ ਤੋ ਕਰਦੀ ਆ£) ਹੈ । ਤ੍ਰਾਸਦੀ 
ਰਚਨਾ ਦਾ ਵਿਗਿਆਨਕ ਵਿਸ਼ਲੇਸ਼ਨ ਅਰਸਤੂ ਜਿਤਨਾ ਸਾਰਥਕ ਉਸ ਤੋਂ" ਪਿਛਲੇ ਇਨ੍ਹਾਂ ਦੋ 
ਹਜ਼ਾਰ ਵਰ੍ਹਿਆਂ ਵਿਚ ਕਿਸੇ ਨੇ ਘੱਟ ਹੀ ਕੀਤਾ ਹੋਵੇਗਾ, ਤੇ ਜੇ ਕੀਤ' ਹੋਵੇਗਾ ਤਾਂ ਅਰਸਤੂ 
ਦੇ ਵਿਸਤਾਰ ਨੂੰ ਅੱਗੇ ਵਧਾ ਕੇ ਹੀ । ਨਾਟਕ ਦਾ ਇਹ ਸੈਰਚਨਾ ਵਿਸਤਾਰ ਪਿਛੋ” ਜਾ ਕੇ 
ਨਾਵਲ ਵਿਚ ਵੀ ਵਰਤਿਆ ਗਿਆ ਹੈ । ਕਥਾ, ਉਪਕਥਾ, ਪਾਤਰ, _ਦੂਤੀਆ ਪਾਤਰ, 
ਘਟਨਾ ਦੇ ਰੂਪ, ਤਿਕੋਣ, ਚੌਕੋਰ, ਚਕਰ, ਆਦਿ ਨਾਵਲ ਦੀ ਬਣਤ ਵਿਚ ਹਮੇਸ਼ਾ ਲਭੇ ਤੇ 
ਦਰਸਾਏ ਜਾਂਦੇ ਰਹੇ ਹਨ, ਤੇ ਇਸ ਦੇ ਸਾਰੇ ਸਰੀਰ ਦੇ ਭਿੰਨ ਭਿੰਨ ਅੰਗਾਂ ਦਾ ਨਿਰੀਖਣ 
ਕੀਤਾ ਜਾਂਦਾ ਰਿਹਾ ਹੈ । ਸੋਰਚਨਾਵਾਦ ਨੇ ਅਜਿਹੇ ਵਿਸ਼ਲੇਸ਼ਨ ਤੇ ਨਿਰੀਖਣ ਨੂੰ ਵਧੇਰੇ 
ਵਿਸਤਾਰ ਦਿਤਾ ਹੈ ਤੇ ਸ਼ੈਲੀ ਤੇ ਸੌਕਲਪ ਨੂੰ ਭਾਸ਼ਾ ਵਿਗਿਆਨ ਨਾਲ ਸਿਧ ਕਰ ਕੇ ਕੁਝ 
ਹੋਰ ਤੱਤ ਵੀ ਦ੍ਰਿਸ਼ਟੀ ਵਿਚ ਲਿਆਂਦੇ ਹਨ । ਮਾਰਕਸਵਾਦੀ ਆਲੋਚਕ ਸੰਰਚਨਾਵਾਦ ਦੇ 
ਇਸ ਯੋਗਦਾਨ ਦੇ ਮੁੱਲ ਤੋ“ ਇਨਕਾਰ ਨਹੀ” ਕਰਦਾ । ਪਰ ਉਹ ਇਸ ਵਿਸਤਾਰ ਨੂੰ 
ਇਕ ਪਰਦਾ ਨਹੀ” ਬਣਨ ਦੇਣਾ ਚਾਹੁੰਦਾ ਜਿਸ ਨਾਲ ਜੀਵ ਨ ਸੱਚ ਦੀ ਡੂਰੋਘਾਈ ਨੂੰ, ਜਿਹੜੀ 
ਮਨੁਖ ਦੇ ਸ੍ਰੇਣੀਗਤ ਇਤਿਹਾਸ ਨੂੰ ਦਟਸਾਂਦੀ ਹੈ, ਲੁਕਾਇਆ ਜਾ ਸਕੇ, ਤੋ ਇਸ ਤਰ੍ਹਾਂ 
ਸਮਾਜ ਵਿਚ ਸ਼੍ਰੇਣੀ ਸ਼ੋਸ਼ਨ ਨੂੰ ਪਰੋਖੇ ਕਰ ਦਿਤਾ ਜਾਵੇ । 

ਸੰਰਚਨਾਵਾਦ ਅਨਇਤਿਹਾਸਕਤਾ ਦਾ ਦੰਭ ਕਰ ਕੈ ਜੀਵਨ ਸੱਚ ਦੀ ਡੂੰਘਾਈ ਤਕ 
ਪਹੁੰਚਣ ਤੋ" ਕੌਨੀ ਕਤਰਾਂਦਾ ਹੈ ਜਾਂ ਜਾਣ ਬੂਝ ਕੇ ਇਹ ਪ੍ਰਯਾਸ ਨਹੀ” ਕਰਦਾ ਤੇ ਹੋਰਨਾਂ 
ਨੂੰ ਦਿਉ" ਕਰਨ ਤੋ" ਵਰਜਦਾ ਹੈ, ਤਾਂ ਇਹ ਸਮਾਜਕ ਵਿਕਾਸ ਦਾ ਵਿਰੋਧੀ ਬਣ ਕੇ ਖੜਾ 
ਹੋ ਜਾਂਦਾ ਹੈ । [1 


[ਪਿੰਡ ਤੇ ਡਾਕਘਰ ਦਾਖਾ, ਜ਼ਿਲਾ ਲੁਧਿਆਣਾ] 


6 ਸਿਰਜਣਾ 


ਹਜੂਰ ਦਾ ਇਕਬ'ਲ ਬੁਲੰਦ ਹੋਵੇ । 
ਸੱਤੇ ਖੈਰਾਂ ਜਨਾਬ ਨੂੰ । 
ਆਪਦੇ ਇਕਬਾਲ ਦਾ ਹੀ ਤਾਂ ਸਦਕਾ ਹੈ ਕਿ ਹੁਣ ਤੱਕ ਜਿਊਂਦੇ ਹਾਂ 
ਨਹੀ' ਤਾਂ..., ਖੈਰ ! 
ਹਜ਼ੂਰ ਲਾਭ ਕੇ ਨਾਥੀ ਦਾ ਠਹਿਣਾ ਹੈ ਕਿ 
ਆਪਦੇ ਦਰਬਾਰ ਵਿਚ ਅਰਜ਼ ਕਰ ਦੇਣੀ ਕਿ 
ਉਸਦਾ ਪੁੱਤਾਂ ਵਰਗਾ ਲਾਖ' ਭੁੱਖਾ ਤੇ ਬਿਮਾਰ ਹੀ ਮਰ ਗਿਆ ਹੈ । 
ਹਜੂਰ ਬਖਸ਼ਣਹਾਰ ਨੇ 
ਮੁੰਡੇ ਦੀ ਭੁੱਲ ਬਖਸ਼ ਦੇਣੀ, ਭਲਾ ਹਜੂਰ ਨੂੰ ਕੀ ਪਤਾ ਕਿ 
ਢਾਂਡੀ ਦੇ ਪੁੱਤ ਦੀ ਮੌਤ ਦਾ ਕੀ ਅਰਥ ਹੁੰਦਾ ਹੈ । 
ਜਨਾਬ ਨੇ ਭਲਾ ਕਦੋਂ” ਕਿਸੇ ਮੌਲੇ ਦੀ ਅੰਦਰ ਧਸੀ ਵੱਖੀ 
ਵਿਚ ਉੱਗਲ ਖੋਭ ਕੇ ਵੇਖੀ ਹੈ ! 
ਇਹ ਤਾਂ ਹਮਾਂ ਤੁਮਾਂ ਦਾ ਕੌਮ ਹੈ, ਭੁੱਲ ਬਖਸ਼ ਦੇਣ) ਹਜੂਰ । 
ਮਾਈ] ਬਾਪ ਧੁੱਸੇ ਚਮਿਆਰ ਦਾ ਕਹਿਣੈ ਕਿ 
ਉਸਦਾ ਵੱਡਾ ਭਰਾ ਗੇਜਾ ਹਸਪਤਾਲ ਵਿਚ ਵੀ 
ਇਲਾਜ ਖੁਣੋ' ਮਰ ਗਿਐ ! 
ਹਜੂਰ ਸਮਝੇ ਨਹੀ" ਸ਼ਾਇਦ 
ਤੁਹਾਡੀ ਸਾਬੇ ਤਾਂ ਬੰਦੇ ਮਰਦੇ ਨਹੀ" ਸੁਰਗਵਾਸ ਹੁੰਦੇ ਨੇ 
ਮਰਦੇ ਤਾਂ ਪਸ਼ੂ ਡੰਗਰ ਨੇ, ਫਿਰ ਇਹ ਕੀ ਭਾਣਾ ਵਰਤ ਗਿਆ ? 
ਪਰ ਹਜੂਰ ਧੁੱਸੇ ਨੂੰ ਸੁਰਗਵਾਸ ਦੇ ਅਰਥ ਹੀ ਨਹੀ ਪਤਾ 
ਮਾਈ ਬਾਪ ਏਨ੍ਹਾਂ ਵਾਸਤੇ ਤਾਂ ਲਾਖਾ ਬਲਦ ਤੇ ਵੱਡ ਭਰਾ ਇਕ ਬਰਾਬਰ ਨੈ । 
ਹੁਣ ਏਨ੍ਹਾਂ ਨੂੰ ਕੀ ਸਮਝਾਈਏ । 
ਮੋਤੀਆਂ ਵਾਲਿਓਂ ਪਿੰਡ ਵਾਲੇ ਸ਼ਿਕਾ ਇਤ ਕਰਦੇ ਨੇ ਕਿ 
ਸੱਥ ਵਿਚ ਬਣਨ ਵਾਲੋਂ ਥੜ੍ਹੇ ਦਾ ਪੈਸਾ ਸਰਪੰਚ ਖਾ ਗਿਆ । 
ਅਜੀਬ ਕਿਸਮ ਦੇ ਲੋਕ ਨੇ ਜਿਨ੍ਹਾਂ ਨੂੰ ਇਹ ਵੀ ਨਹੀ' ਪਤਾ 
ਕਿ ਪੈਸਾ ਤਾਂ ਖਾਣ ਪਹਿਨਣ ਵਾਸਤੇ ਹੀ ਹੁੰਦੈ 
ਇਹ ਵੀ ਭਲਾ ਕੋਈ ਸ਼ਿਕਾਇਤ ਹੈ 
ਇਹ ਤਾਂ ਨਿਰੋਲ ਚੁਗਲੀ ਹੈ । 
ਜਨਾਬ ਰੁਲਦੂ ਝਿਊਰ ਦਾ ਕਹਿਣੈ' ਕਿ 
ਉਸਦਾ ਸ਼ੇਰ ਵਰਗਾ ਪੁੱਤ ਫੌਜੀ ਗੇਲਾ 
ਸਿਰਜਣਾ 


ਪਰਾਰ ਸਾਲ ਲੜਾਈ ਵਿਚ ਮਾਰਿਆਂ ਗਿਆ, ਰੋਟੀ ਤੁਰਨੌ' ਰਹਿ ਗਈ 

ਕੋਈ ਸਹ'ਇਤਾ-..। 

ਮੈਂ ਤਾਂ ਉਸਨੂੰ ਬੜਾ ਸਮਝਾਇਆ ਕਿ 

ਉਸਦਾ ਪੁੱਤਰ ਮਰਿਆ ਨਹੀਂ' ਦੇਸ਼ ਲਈ ਸ਼ਹੀਦ ਹੋਇਆ ਹੈ 

ਪਰ ਹਜੂਤ ਉਸ ਨੂੰ ਤਾਂ ਦੇਸ਼ ਦੇ ਅਰਥ ਨਹੀ' ਪਤਾ 

ਫਿਰ ਸਧਾਰਨ ਮੌਤ ਤੇ ਸ਼ਹੀਦੀ ਦਾ ਫ਼ਰਕ -.- 

ਉਸ ਔਰਤ ਬਾਰੇ ਕੀ ਦੱਸਾਂ ਹਜ਼ੂਰ 

ਜੋ ਭਰੀ ਪੰਚਾਇਤ ਵਿਚਾਲੇ ਗਲ 'ਚ ਪੱਠਾ ਪਾਈ ਖੜੀ ਹੈ । 

ਉਹ ਤਾਂ ਹਜੂਰ, ਹਰਿਜਨਾਂ ਦੀ ਪੱਤੀ ਵਲੋ ਧੰਨੇ ਦੇ ਘਰੋ' ਐਂ । 

ਅੱਜ ਪੁੰਜ ਦਿਠ ਰੋਗੇ ਧੈਨੇ ਨੂੰ ਅੰਦਰ ਕੀਤਿਆਂ 

ਕੋਈ ਸੁਣਵਾਈ ਨਹੀਂ” ਹੋਈ 

ਕਹਿੰਦੇ ਨੇ ਵੱਡਾ ਠਾਂਣੇਦਾਰ ਉਸਦੇ ਫੀਮ ਪਾਉਣ ਨੂੰ ਫਿਰਦੈ । 

ਉਹ ਜੋਰਾਵਰ ਹੈ ਹਜਹਰ, ਪਰ ਅਸਲ ਗੱਲ ਤਾਂ ਇਹ ਐ 

ਕਿ ਉਸ ਅੱਲਾ ਦੀ ਭਉ ਨੂੰ ਕੀ ਪਤ ਕਿ ਫੀਮ ਕਿਵੇ' ਵਿਕਦੀ ਹੈ । 

ਫਿਰ ਉਸਦਾ ਕਸੂਰ ?$ 

ਕੀ ਦੱਸਾਂ ਹਜੂਰ, ਚਿੱਟੀ ਦਾੜ੍ਹੀ ਹੈ ਮੋਟੀ ਭਰੀ ਪੰਚਾਇਤ 'ਚ ਕਿਵੇਂ ਕਹਾਂ ਹ 

ਪਰ ਜਦੋਂ ਗੱਲ ਤੁਰੀ ਹੈ ਤਾਂ ਦੱਸਣਾ ਹੀ ੫ਵੇਗਾ ਕਿ 

ਉਸਦੀ ਇਕ ਕੁੜੀ ਹੈ ਜੋ 'ਪਿੰਡ ਦੀ ਧੀ' ਹੈ । 

ਪਰ ਕਮਬਖਤ ਬਹੁਤ ਸੁਹਣੀ ਹੈ । 

ਸੋਅ ਹੈ ਕਿ ਪੱਕੀ ਹਵੇਲੀ ਵਾਲੇ ਸਰਦਾਰਾਂ ਦੀ ਉਸਤੇ ਅੱਖ ਹੈ । 

ਅਤੇ ਮੌਕਾ ਮਿਲ੍ਹਦਿਆਂ ਹੀ ਉਸਨੂੰ ਚੁੱਕ ਕੇ ਹਵੇਲੀ ਦੇ ਉਤਲੇ ਚੁਬਾਰੇ ਜਾ ਚੜ੍ਹਨਗੇ । 

ਲੋਕ ਤਾਂ ਇਹ ਵੀ ਗੱਲਾਂ ਕਰਦੇ ਨੇ ਹਜ਼ੂਰ ਕਿ 

ਅੱਜ ਆਪ ਵੀ ਉਤਲੇ ਚੁਬਾਰੇ ਦੇ ਮਹਿਮਾਨ ਬਨਣਗੇ । 

ਏਨ੍ਹਾਂ ਦਾ ਤਾਂ ਕੈਮ ਹੀ ਇਹੀ ਹੈ ਹਜੂਰ 

ਲੁਕ ਕੇ ਗੱਲਾਂ ਕਰਨੀਆਂ, ਸ੍ਰਾਮਣੇ ਨਹੀਂ ਗੱਲ ਕਰਦੇ ਇਹ ਕੋਂਈ। 

ਅਸਲ ਵਿਚ ਏਨ੍ਹਾਂ ਨੂੰ ਪਤਾ ਹੀ ਨਹੀ ਕਿ ਮੌਲਿਕ-ਅਧਿਕਾਂਰ ਕੀ ਹੁੰਦੇ ਨੇ । 

ਇਹ ਕੀ ਮਾਈ ਬਾਂਪ ? 

ਤੁਸੀਂ ਅੱਤਾਂ ਕਿਓ” ਕਮਾਣ `ਤੇ ਚਾੜ੍ਹ ਲਈਆਂ ਨੇ ? 

ਇਹ ਝਾ=ਵਰਟੀ ਸਿਪਾਹੀ ਕਿਉ” ਵਧ ਰਹੇ ਨੇ ਮੇਰੇ ਵਲ ? 

ਮੈ` ਤੁਹਥੋ' ਮੌਲਿਕ ਅਧਿਕਾਰ ਤਾਂ ਨਹੀ ਮੰਗਦਾ । 

ਮੋ ਤਾਂ ਅੰਨ ਦਾਤਾ ਬਸ ਇਕ ਮਾਣ-ਪੱਤਰ ਪੜ੍ਹ ਰਿਹਾ ਸਾਂ 

ਆਪਦੀ ਕਚ/ਹਰੀ ਵਿਚ । [1 
[ਹੋਸਟਲ `3ਬਰ 4, ਕਮਰਾ 3/47', ਪੰਜਾਬ ਯੂਨੀਵਰਸਿਟੀ, ਚੇਡੀਗੜ੍ਹ] 


ਜਿਰਜਣਾਂ 


ਗੁਰਦਿਆਲ ਸਿੰਘ 


ਖੜਸੁੱਕ ਰੁੱਖ ਦਾ ਪਰਛਾਵਾਂ 


ਚੱਕਰਵਰਤੀ ਮਹਾਰਾਜੇ ਦੀਆੰ ਫੌਜਾਂ ਵਹੀਰਾਂ ਪਾਟੀ ਆਉ”ਦੀਆਂ ਸਨ । ਨਗਾਰੇ, 
ਧੌੱਸੋ, ਭਟੀਆ ਤੇ ਹਾਥੀਆਂ ਦੀਆਂ ਚਾਂਘਰਾਂ, ਧਰਤੀ ਕੌਬਾ ਰਹੀਆਂ ਸਨ । ਪਹਾੜੀ ਦੇ 
ਸਿਖਰ ਬਣਿਆਂ ਵਿਸ਼ਾਲ ਕਿਲ੍ਹਾ ਖਾਮੋਸ਼ ਸੀ । ਉਹਰੇ ਸਿਖਰ ਝੰਡਾ ਵੀ ਨਹੀ” ਸੀ ਲਹਿਰਾ 
ਰਿਹਾ । 

ਮਹਾਰਾਜ ਨੂੰ ਅਚਾਨਕ ਖ਼ਤਰ ਮਿਲੀ ਕਿ ਕਿਲ੍ਹਾ ਬਿਲਕੁਲ ਖ਼ਾਲੀ ਹੈ । ਦੁਆਰੇ 
ਖੁਲ੍ਹੇ ਪਏ ਹਨ । ਮਹਾਰਾਜ ਇਹ ਸੁਣ ਕੇ ਮੁਸਕਰਾ ਪਏ । ਉਹਨਾਂ ਨੇ ਹੁਕਮ ਦਿੱਤਾ ਕਿ ਉਹ 
ਰਾਤ ਦਾ ਭੋਜਨ ਕਿਲ੍ਹੇ ਵਿਚ ਹੀ ਕਰਨਗੇ । 

੦ 

ਕੋਈ ਇਕ ਪਹਿਰ ਮਗਰੋ" ਮਹਾਰਾਜ ਕਿਲ੍ਹੇ ਦੀ ਪਿਛਲੀ ਫਸੀਲ ਉੱਤੇ ਖੜੋਤੇ ਛਿਪਦੇ 
ਸ਼ੂਰਜ ਦਾ ਮਨ-ਮੋਹਕ ਦ੍ਰਿਸ਼ ਵੇਖ ਰਹੇਂ ਸਨ । ਸੂਰਜ, ਮਹਾਰਾਜ ਦੀ ਵੱਡੀ ਰਾਣੀ ਰੂਪਮਤੀ ਦੀ 
ਬਿੰਦੀ ਵਾਂਗ ਦਿਸਦਾ ਸੀ; ਤੇ ਮਹਾਰਾਜ ਸਣੇ ਅਸਮਾਨ ਦੇ ਦਗਦੇ ਮਸਤਕ ਦੇ, ਉਹਨੂੰ ਚੈਮ 
ਲੈਣਾ ਚਾਹੁੰਦੇ ਸਨ ।...ਇਹ ਸੋਚ ਫੁਰਦਿਆਂ ਹੀ ਉਹ ਮੁਸਕਰਾਏ । ਮਹਾਂ=ਮੰਤਰੀ ਕੌਲ 
ਖੜੋਤੇ ਸਨ । ਉਹਨਾਂ ਬੋਲਣ ਦਾ ਹੌਸਲਾ ਕੀਤਾ । 

"ਮਹਾਰਾਜ ਨੂੰ ਇਸ ਧਰਤੀ ਦਾ ਰੂਪ, ਸ਼ਾਇਚ ਬਹੁਤ ਸਦਰ ਜਾਪਿਆ ਹੈ ।” 

''ਹਾਂ । ਬਹੁਤ ਮਨ-ਮੋਹਕ ਹੈ ਮਹਾਂ-ਮੰਤਰੀ !” 

''ਅਹੁ ਪਹਾੜ ਤਾਂ ਸੂਰਜ ਦੀ ਲਾਲੀ ਵਿਚ, ਅਗਨੀ ਦੀਆਂ ਲਾਟਾਂ ਵਰਗੇ ਲਗਦੇ 
ਸੀ 

ਮਹਾਰ'ਜ ਦੇ ਮੱਥੇ ਉਤੇ ਵਾਲ-ਸਮਾਨ ਤਿਉੜੀ ਉੱਤਰ ਆਈ । ਮੁਸਕਰਾਹਟ ਇਕ 
ਪਲ ਲਈ ਅਲੋਪ ਹੋ ਗਈ ਲੱਗੀ । ਪਰ ਫੇਰ ਓਂਵੇ' ਮੁਸਕਰਾਉ' ਦੀਆਂ ਨਜ਼ਰਾਂ ਨਾਲ ਮਹਾਂ= 
ਮੰਤਰੀ ਵਲ ਤਕ ਕੇ ਬੋਲੇ : “ਤੁਸੀ ਠੀਕ ਸ਼ਬਦ ਨਹੀ" ਵਰਤੇ ।...ਇਹ ਸ਼ਾਂਤ-ਚਿਤ ਹੋਣ 
ਦਾ ਸਮਾਂ ਹੈ । ਮੈਂ' ਇਕਾਂਤ ਚਾਹੁਂਦਾ ਹਾਂ ।'' 

'ਮਹਾਰਾਜ ! ਦੋਸ਼ ਖਿਮਾ !' 

ਮਹਾਂ-ਮੰਤਰੀ ਬਹੁਤ ਦਬਵੀ' ਚਾਲ ਉਥੋ ਚਲੇ ਗਏ । 

ਮਹਾਰਾਜ, ਦੂਰ ਤਕ ਸ਼ੁੱਤੀ ਪਈ ਵਾਦੀ ਦੇ ਕਣ-ਕਣ ਨੂੰ ਮਾਨਣਾ ਚਾਹੁੰਦੇ ਸਨ । 
ਉਹਨਾਂ ਦੀਆਂ ਨਜ਼ਰਾਂ ਬਹੁਤ ਹੀ ਸ਼ਾਂਤ-ਭਾਵ ਨਾਲ ਪਹਿਲਾਂ ਟਿੱਬਿਆਂ ਵਰਗੇ ਪਰਬਤਾਂ ਦੀ 
ਸੁਖਮਈ ਹਰਿਆਲੀ ਉਤੇ ਜਾ ਟਿਕੀਆਂ ਤੇ ਉਸ ਹਰਿਆਲੀ ਨੂੰ ਧੁਰ ਅੰਦਰ ਤਕ ਸਮੋਣ 


ਸਿਰਜਣਾ ਰ੍ 9 


ਲਗ ਪਈਆਂ । ਫੇਰ ਮਲਕੜੇ ਹੇਠ ਲਹਿੰਦੀਆਂ, ਮਹਾਰਾਣੀ ਰੂਪਮਤੀ ਦੀ ਪਾਜੇਥ ਵਾਂਗ 
ਦਿਸਦੀ, ਸ਼ਾਂਤ ਸ਼ੈਦਰ ਨਦੀ ਉੱਤੇ ਆ ਟਿਕੀਆਂ । ਨਦੀ ਦੇ ਪਵਿਤਰ ਜਲ ਅੰਦਰ ਅਸਤ 
ਹੁੰਦੇ ਸੂਰਜ ਦੀ ਲਾਲੀ ਘੁਲੀ ਹੋਈ ਸੀ । ਉਸਦੇ ਤਲ ਉਤੇ ਜਿਵੇ' ਸੈਆਂ ਪਰੀਆਂ ਖਾਮੋਸ਼- 
ਨ੍ਰਿਤ ਕਰ ਰਹੀਆਂ ਸਨ... 

“ਵਾਹ !..."" 

ਮਹਾਰਾਜ ਕਾਲਪਨਿਕ ਦਿ੍‌ਸ਼ ਵਿਚ ਗੁਆਚੇ ਅਚਾਨਕ ਬੋਲ ਉੱਠੇ ।...ਫੇਰ ਉਹਨਾਂ 
ਨੇ ਵੇਖਿਆ, ਨਦੀ ਫੇ ਖੱਖੋ ਕਿਨਾਰੇ ਉਤੇ, ਇਕ ਨਿੱਕੇ ਜਿਹੇ ਖੜਜਕ ਰੁੱਖ ਦਾ ਪਰਛਾਵਾਂ, 
ਸਾਰੇ ਚਾਂਦੀ-ਜਲ ਨੂੰ ਦੂਸ਼ਿਤ ਕਰ ਰਿਹਾ ਸੀ...ਜਿਵੇ' ਗੈਧਲਾ ਕਰ ਰਿਹਾ ਹੋਵੇ । ਉਹਨਾਂ 
ਨੇ ਅੱਖਾਂ ਪਰ੍ਹਾਂ ਹਟਾ ਲਈਆਂ । 

ਨਦੀ ਦੇ ਸੱਜੇ ਕਿਨਾਰੇ, ਖਾਮੋਸ਼ ਸ਼ਾਂਤ ਨੱਗਰ ਸੀ । ਨਿਰੇ ਘਰ ਸਨ, ਕੁਝ ਉੱਚੇ, 
ਕੁਝ ਨੀਵੇ' । ਇਹ ਸਭ ਜਿਵੇ' ਖਾਲੀ ਹੋਣ । ਕਿਸੇ ਦੀਨ ਦੁਖੀ ਦੀ ਵੀ ਕੋਈ ਕ੍ਰਕ- 
ਫਰਿਆਦ ਸੁਣਾਈ ਨਹੀ” ਸੀ ਦਿੰਦੀ । ਆਪਣੇ ਸੁਭਾ ਅਨੁਸਾਰ ਮਹਾਰਾਜ ਨੇ ਸੋਚਿਆ : 
ਸੈਨਾਪਤੀ ਨੇ ਨੱਗਰ ਨੂੰ ਅਸ਼ਾਂਤ ਕਰਨ ਦਾ ਯਤਨ ਨਹੀ' ਕੀਤਾ । ਬਹੁਤ ਚੰਗਾ ਕੀਤਾ 1 
ਆਖਰ ਪਰਜਾ ਦਾ_ਕੀ ਦੋਸ਼ !...ਰਾਜਾ ਇਹਨਾਂ ਨੂੰ ਬੇਆਸਰਾ ਛੱਤ ਕੇ ਨੱਸ ਗਿਆ...। 
ਡਰਪੋਕ !... 

ਮਹਾਰਾਜ ਦੇ ਹੋਠਾਂ 'ਤੇ ਵਿਅੰਗਮਈ ਮੁਸਕਰ'ਹਟ ਖੇਲਣ ਲਗ ਪਈ ! ਉਹਨਾਂ ਨੇ 
ਪਿੰਡ ਦਾ ਇਕ ਇਕ ਘਰ ਗਹੁ ਨਾਲ ਵੇਖਿਆ : ਬਹੁਤ ਸਾਧਾਰਨ ਘਰ ਸਨ । ਕਿਸੇ ਘਰ 
ਦੀ ਛੱਤ ਉਤੇ ਕੌਈ ਅਜਿਹੀ ਸ਼ੈ ਨਹੀ ਸੀ ਜਿਹੜੀ ਕਿਸੇ ਹੋਰ ਲਈ ਹਾਨੀਕਾਰਕ ਹੋਵੇ । 
ਗਲੀਆਂ ਬਿਲਕੁਲ ਸੁੰਨੀਆਂ ਸਨ ।-..ਪਰ ਇਕ ਗਲੀ ਵਿਚ ਕਿਧਰੇ ਇਕ ਗੋਰੀ ਗਉ 
ਖੜੌਤੀ ਸੀ ; ਤੁਰ ਵੀ ਨਹੀ ਜੀ ਰਹੀ ; ਜਾਂ ਸ਼ਾਇਦ ਤੁਰ ਨਹੀਂ ਸੀ ਸਕਦੀ । ਨਿਰਾਂ 
ਪਿੰਜਰ ਹੋਈ ਦਿਸਦੀ ਸੀ । ਮਹਾਰਾਜ ਵੇਖ ਕੇ ਪਸੀਜ ਉੱਠੇ । 

“ਮਹਾਂ-ਮੰਤਰੀ ਨੂੰ ਬੁਲਓ !'' 

ਗਊ ਵਲ ਨਿਗਾਹ ਟਿਕਾਈ ਰਖਦਿਆਂ ਹੀ ਉਹਨਾਂ ਨੇ ਕਿਹਾਂ । ਮੁੱਖ ਅੰਗ-ਰਖਿਅਕ 
ਝੁਕ ਕੇ ਨਮਸਕਾਰ ਕਰਦਿਆਂ, ਤੁਰਤ ਮਹਾਂ-ਮੰਤਰੀ ਨੂੰ ਸੱਦਣ ਚਲਿਆ ਗਿਆ । 

ਪਿਛੋ' ਪੈੜਚਾਪ ਸੁਣਦਿਆਂ ਈ ਮਹਾਰਾਜ ਬੋਲੇ, 'ਮਹਾਂ-ਮੰਤਰੀ ਜੀ ! ਅਹੁ ਇਕ 
ਗਊ ਕਿਉ” ਭੁੱਖੀ ਏ ?” 

ਮਹਾਂ-ਮੰਤਰੀ ਨੇ ਨਿਮਰਤਾ ਨਾਲ ਉੱਤਰ ਦਿੱਤਾ, ਅੰਨਦਾਤਾ, ਅਜੋ ਸੈਨਾ ਨੇ ਪੂਰੀ 
ਤਰ੍ਹਾਂ ਆਪਣਾ ਡੇਰਾ ਨਹੀ ਜਮਾਇਆ । ਅੱਧੇਂ ਪਹਿਰ ਦੀ ਮੁਹਲਤ ਦਿੱਤੀ ਜਾਵੇ ।' 

“ਪੁਰ ਅੱਧਾ ਪਹਿਰ, ਉਸ ਦੇ ਸੈਤਾਪ ਦਾ ਦੋਖੀ ਕੌਣ ਹੋਵੇਗਾ ?' 

“ਉਹਦਾ ਪ੍ਰਬੰਧ ਮੈਂ' ਤੁਰੈਤ ਕਰ ਦਿੰਦਾ ਹਾਂ, ਸੁਆਮੀ 1” 

ਮਹਾਂ-ਮੰਤਰੀ ਵਾਪਸ ਪਰਤ ਗਏ । ਮਹਾਰਾਜ ਕੁਝ ਚਿਰ ਅਸਤ ਹੁੰਦੇ ਸੂਰਜ, ਨਦੀ 
ਦੇ ਪਵਿਤਰ ਜਲ, ਪਰਬਤਾਂ ਦੇ ਸੁੰਦਰ ਆਕਾਰ ਤੋਂ ਉਹਨਾਂ ਦੀ ਹਰਿਆ! ਨੂੰ ਨਿਹ'ਰਢੇ 
ਰਹੇ । ਜਦੋਂ' ਉਹਨਾਂ ਨੂੰ ਸੂਰਜ ਦੀ ਹੇਠਲੀ ਕੰਨੀ ਧਰਤੀ ਤੇ ਆਕਾਸ਼ ਦੇ ਵਿਸ਼ਾਲ ਹੋਠਾਂ ਨੂੰ 


10 ਸਿਰਜਣਾ 


ਛੋ'ਹਦੀ ਦਿੱਸੀ, ਉਹਨਾਂ ਨੇ ਸੂਰਜ ਨੂੰ ਪ੍ਰਣਾਮ ਕਰਕੇ ਪਿੱਠ ਭੁਆ ਲਈ (ਉਹ ਛਿਪਦੇ ਸੂਰਜ 
ਨੂੰ ਅਲਪ ਹੁੰਦਿਆਂ ਕਦੀ ਨਹੀ ਸਨ ਵੇਖਦੇ : ਮਨ, ਸੰਧਿਆ ਸਮੈ” ਸ਼ਾਂਤ ਨਹੀਂ ਸੀ 
ਰਹਿੰਦਾ ।) 

੦ 

ਜਿੱਤ ਦੇ ਜਸ਼ਨਾਂ ਪਿਛੇ ਮਹ'ਰਾਜ, ਕਿਲ੍ਹੇ ਦੇ ਉਸ ਕਮਰੇ ਵਿਚ ਪਹੂੰਚੇ ਜਿਥੇ ਉਹਨਾਂ 
ਨੇ ਬਿਸਰਾਮ ਕਰਨਾ ਸੀ । ਮਹਾਂ-ਮੰਤਰੀ ਤੇ ਸੈਨਾਪਤੀ ਨਲ ਸਨ । 

ਕਮਰਾ ਬਹੁਤ ਵਿਸ਼ਾਲ ਸੀ । ਛੱਤ ਉਤੋਂ ਫਾਨ੍ਹਸ ਸਨ । ਚੈਦਨ ਦੇ ਬੂਹੇ-ਬਾਰੀਆਂ 
ਉਤੇ ਅਤਿਅੰਤ ਸੁੰਦਰ ਕਾਰੀਗਰੀ ਦੇ ਨਮੂਨੇ ਉਕਰੇ ਹੋਏ ਸਨ । ਹੇਠ ਬਹੁਤ ਸੁੰਦਰ 
ਕਾਲੀਨ ਵਿਛਿਆ ਹੋਇਆ ਦਿੱਸਿਆ । ਜਿਸ ਚਬੂਤਰੇ ਉਤੇ ਮਹਾਰਾਜ ਦਾ ਆਸਣ 
ਲਾਇਆ ਗਿਆ ਸੀ, ਉਹਦੇ ਪਿਛਲੇ ਪਾਸੇ ਇਕ ਵੱਡ ਖਿੜਕੀ ਸੀ ਜਿਸ ਵਿਚੋਂ' ਪਰਬਤ, 
ਨਦੀ, ਨੱਗਰ ਤੇ ਕਿੱਲ੍ਹੇ ਦੀ ਖਾਈ ਤਕ ਵੀ ਦਿਸਦੀ ਸੀ । ਪਰਬਤਾਂ ਉਤਲੇ ਰੁੱਖਾਂ ਦੇ 
ਆਕਾਰ ਵੀ ਵਜ ਦਿਸਦੇ ਸਨ ਜਿਵੇ ਉਹ ਖਿੜਕੀ ਦੇ ਬਹੁਤ ਨੇੜੇ ਹੋਣ । 

ਆਸਣ 'ਤੇ ਬੈਠਦਿਆਂ ਮਹਾਰਾਜ ਮੁਸਕਰਾਏ । ਮਹਾਂ-ਮੰਤਰੀ ਤੇ ਸੈਨਾਪਤੀ 
ਬੈਠਣ ਦਾ (੬ ਕੀਤਾ । ਪਹਿਲਾਂ ਮਹਾਂ=ਮੰਤਰੀ ਵਲ ਤੱਕ ਦੇ ਬੋਲੇ : "ਗਊ ਵਾਸ 
ਪੱਠੇ ਭੇਜ ਦਿੱਤੇ ?”' 

ਹਾਂ ਮਹਾਰਾਜ ! ਉਹ ਤਾਂ ਹੁਣ ਤਕ ਰੱਜ ਕੇ ਪ੍ਰਸੰਨ ਹੋ ਚੁੱਕੀ ਹੋਏਗੀ ।” 

ਮਹਾਰਾਜ ਨੇ ਪਿਛਾਂਹ ਉਜ ਗਠ੍ੀ ਵਲ ਤਤਣ ਦਾ ਯਤਨ ਕੀਤਾ ।ਜਿਖੇ ਗਊ ਖੜੋਤੀ 
ਸੀ; ਦਿਨ ਛਿਪਣ ਕਰਕੇ ਅੰਦਾਜ਼ਾ ਨਹੀ' ਹੋ ਸਕਿਆ । 

'ਸੈਨਾਪਤੀ ਜੀ ਤੁਸੀ ਆਪਣ' ਸਰਥਉਤਮ ਕਰਤੱਵ ਪੂਰਾ ਕਰ ਦਿੱਤ ਹੈ ?” 

"ਜੀ ਮਹਾਰਾਜ ! ਸੈਨਕ ਨੱਗਰ ਦੇ ਹਰ ਘਰ ਅੰਦਰ, ਲੌੜ ਅਨੁਸਾਰ ਸੀਧਾ ਦੇ 
ਆਏ ਨੇ । ਕੁਝ ਬੀਮਾਰਾਂ ਦੇ ਇਲਾਜ ਲਈ ਵੈਦ ਸੁਮੇਰ ਦੱਤ ਜੀ ਔਜ਼ਧੀਆਂ ਲੰ ਕੇ ਗਏ 
ਹੋਏ ਨੇ ।'' 

ਠੀਕ ਹੈ । ਮਹਾਂ=ਮੰਤਰੀ ਜੀ ਮੇਰੇ ਵਾਮਤੇ ਭੋਜਨ ਭੇ ਜਣ ਤੋ ਪਹਿਲਾਂ ਸਾਰਾ ਪਤਾ 
ਕਰ ਲੈਣਾ..." 

ਮਹਾਂ-ਮੰਤਰੀ ਉਸੇ ਵੇਲੋ ਉੱਠ ਕੇ ਖੜੇ ਹੋ ਗਏ । ਉਹਨਾਂ ਜਾਣ ਦੀ ਆਗਿਆ ਮੰਗੀ । 
ਮਹਾਰ'ਜ ਨੇ ਮੁਸਕਰਾ ਕੇ ਆਗਿਆ ਦੇ ਦਿੱਤੀ । 

ਸੈਨਾਪਤੀ ਵਲ ਤੱਕ ਕੇ ਮਹਾਰਾਜ ਨੇ ਮਹਿਸ੍ਹਸ ਕੀਤਾ ਕਿ ਉਹ, ਕੁਝ ਕਹਿਣਾ 
ਚਾਹੁੰਦੇ ਸਨ । ਉਹਨਾਂ ਨੇ ਬੜੇ ਆਦਰਭਾਵ ਨਾਲ ਕਿਹ', “%ਹਾਂ-ਮੰਤਰੀ ਸ਼ਾਇਦ ਇਸੇ 
ਲਈ ਚਲੋ ਗਏ ਨੇ ।...ਤੁਸੀ' ਜੋ ਕਹਿਣਾ ਚਾਹੁੰਦੇ ਹੋ ਨਿਝੁੱਕ ਕਹੋ, ਸੈਨਾਪਤ) !" 

ਸੈਨਾਪਤੀ ਹੌਸਲਾ ਕਰਦਿਆਂ ਬੌਲੇ, 'ਮਹ'ਰਾਜ ! ਮੂੰਹ ਛੋਟਾ ਹੈ..." 

“ਤੁਸੀ ਮੇਰੇ ਸੁਭਾ ਤੋਂ ਜਾਣੂ ਹੋ । ਜੋ ਵੀ ਤੁਸੀ" ਪਰਜਾ ਦੇ ਹਿਤ ਵਿਚ ਕਹੋਗੇ 
ਉਹਦਾ ਮੈ" ਸਤਿਕਾਰ ਕਰਾਂਗਾ ।” 

“ਅੰਨਦਾਤਾ, ਮੈ" ਤੁਹਾਡੇ ਇਕ ਆਦੇਸ਼ ਬਾਰੇ ਕੁਝ ਕਹਿਣਾ ਹੈ ।” 


ਨੂ 
ਤੇ 


ਸਿਰਜਣਾ 11 


“ਹਾਂ, ਕਹੋ ।”' 

'ਆਪਦੇ ਆਦੇਸ਼ ਅਨੁਸਾਰ ਅਸੀ' ਹਰ ਜਿੱਤੇ ਹੋਏ ਨਗਰ ਦੀ ਪਰਜਾ ਨੂੰ, ਅੰਨ= 
ਦਾਣਾ ਦਿੰਦੇ ਹਾਂ । ਬੀਮਾਰਾਂ ਦੀ ਸੰਭਾਲ ਵੀ ਸੈਨਾ ਦੇ ਜ਼ਿੰਮੇ ਹੈ। ਆਪ ਦੇ ਹੀ ਆਦੇਜ਼ 
ਅਨੁਸਾਰ ਜੇ ਅਸੀ' ਸੈਨਾ ਦੇ ਭੋਜਨ ਲਈ ਅੰਨ-ਦਾਣਾ ਲੈਣਾ ਹੋਵੇ ਤਾਂ ਪਰਜਾ ਪਾਸੋ` ਕੇਵਲ 
ਨਕਦ ਮੁੱਲ ਉਤੇ ਲੈ ਸਕਦੇ ਹਾਂ ।...ਪਰ ਅਨੇਕ ਵਾਰ ਇਹਨਾਂ ਆਦੇਸ਼ਾਂ ਦੀ ਪਾਲਣਾ ਵਿਚ 
ਸਾਨੂੰ ਮੁਸ਼ਕਲ ਅ'ਉੱਦੀ ਹੈ...।" 

ਸੈ ਜਾਣਨਾ ਚਾਹੁੰਦਾ ਹਾਂ ਉਹ ਮੁਸ਼ਕਲ ਕਿਹੜੀ ਹੈ।'' 

ਸੈਨਾਪਤੀ ਕੁਝ ਝਿਜਕੇ, ਪਰ ਦਲੋਰੀ ਕਰਦਿਆਂ ਬੋਲੇ, ਮਹਾਰਾਜ ! ਕਈ ਵਾਰੀ 
ਸੈਨਾਂ ਨੂੰ ਅਧ-ਭੁੱਖਿਆਂ ਸੌਣਾ ਪਿਆਂ ਹੈ ।”' 

''ਇਹਦੇ ਲਈ ਮੈ” ਆਪਣੀ ਸੈਨਾ ਦਾ ਬਹੁਤ ਧੰਨਵਾਦੀ ਹਾਂ । ਪਰ ਇਹ ਉਹਦਾ 
ਕਰਤੱਵ ਹੈ ।' 

“ਮਨਿਦਾਤਾ, ਆਪ ਸੱਤ ਕ੍ਹਿੰਦੇ ਹੋ । ਪਰ ਮੇਰੀ ਬੇਨਤੀ ਇਹ ਹੈ ਕਿ ਜਿਸ ਜੈਨਾ 
ਨੂੰ ਰੱਜਵਾਂ ਭੋਜਨ ਨਾ ਮਿਲੇ, ਉਹ ਆਪਣੇ ਪ੍ਰਥਮ ਕਰਤੱਵ : ਪਰਜਾ ਦੀ ਰੱਖਿਆ, ਬਹੁਤਾ 
ਸਮਾਂ ਨਹੀ ਨਿਭਾ ਸਕਦੀ ।” 

ਮਹਾਰਾਜ ਨੇ ਸੈਨਾਪਤੀ ਵੱਲ ਕੁਝ ਅਜਿਹੀਆਂ ਨਜ਼ਰਾਂ ਨਾਲ ਤੱਕਿਆ ਜਿਵੇ ਉਹ 
ਉਸ ਦੇ ਵਿਚਾਰਾਂ ਨਾਲ ਵਿਚਲਿਤ ਹੋ ਗਏ ਹੋਣ । ਸੈਨਾਪਤੀ ਨੇ ਅੱਖਾਂ ਝੁਕਾ ਲਈਆਂ ਸਨ । 
ਮਹਾਰਾਜ _ਉਠ ਕੇ ਖੜੇ ਹੋ ਗਏ । ਕੁਝ ਬੇਆਰਾਮੀ ਵਿਚ ਉਹ ਚਾਰ ਕਦਮ ਖੱਬੇ ਪਾਸੇ 
ਗਏ ਫੋਰ ਪਰਤ ਆਏ। 

ਸੈਨਾਪਤੀ ਵੱਲ ਤੱਕੇ ਬਿਨਾਂ ਬੋਲੇ, ''ਸੈਨਾ ਦਾ ਕਰਤੱਵ ਮੈ” ਜਾਣਦਾ ਹਾਂ ਸੈਨਾਪਤੀ 
ਜੀ ।...ਮੇਰੀ ਮਹਾਨ ਸੈਨਾ ਦਾ ਕਰਤੱਵ ਸਿਰਫ ਜਿੱਤਾਂ ਪ੍ਰਾਪਤ ਕਰਨਾ ਹੀ ਨਹੀ” । ਪਰਜਾ 
ਦੀ ਸੇਵ ਲਈ, ਮੋਰੀ ਸੈਨਾ ਸਰਬੋਸ ਵੀ ਵਾਰ ਸਕਦੀ ਹੈ । 

“ਆਪ ਦੀ ਸੈਨਾ ਮੰਹਾਨ ਹੈ ਮਹਾਰਾਜ, ਕਿਉ'ਕਿ ਆਪ ਸ੍ਰੈਮ ਮਹਾਨ ਹੋ 1...ਪਰ 
ਮੇਰੀ ਦੌ=ਕਰ ਜੋੜ ਬੇਨਤੀ ਹੈ ਸਾਨੂੰ ਸੈਨਾ ਪਾਸੋ', ਬਹੁਤ ਵੱਡੇ ਬਲੀਦਾਨਾਂ ਦੀ ਆਸ ਨਹੀ” 
ਰਖਣੀ ਚਾਹੀਦੀ, ਹੋ ਸਕਦਾ ਹੈ, ਕਿਸੇ ਸਮੇ ਨਿਰਾਸ਼ਾ ਹੋਵੇ ।”' 

“ਤੁਸੀ ਕਹਿਣਾ ਕੀ ਚਾਹੁੰਦੇ ਹੋ $' 

''...ਆਪ ਦੀ ਆਗਿਆ ਹੋਂਵੇ ਤਾਂ ਕਹਾਂ..." 

ਆਗਿਆ ਹੈ ।” 

“ਸੈਨਾ ਦੇ ਭੋਜਨ ਲਈ, ਬਹੁਤ, ਘੱਟ ਸੀਧਾ ਬਚਿਆ' ਹੈ । ਮਹਾਂ-ਮੰਤਰੀ ਜੀ ਕਹਿੰਦੇ 
ਹਨ ਜੇ ਇਸ ਕਿਲ੍ਹੇ ਵਿਚੋ' ਕੋਈ ਗੁਪਤ ਖਜ਼ਾਨਾ ਨਾਂ ਲੱਭਿਆ ਤਾਂ ਸਾਡੇ ਕੌਲ ਫੇਨਾ ਧਨ 
ਵੀ ਨਹੀ' ਕਿ ਅਸੀ” ਇਕ ਸਾਤੇ ਤੋ ਵਧ ਦਾ ਸੀਧਾ ਖਰੀਦ ਸਕੀਏ । ਜੇ ਅਸੀ" ਸਿਧੇ 
ਰਾਜਧਾਨੀ ਪਹੁੰਚਣਾ ਹੋਵੇ ਤਦ ਵੀ ਘੱਟੋ-ਘਟ ਦਸ ਦਿਨ ਸਾਨੂੰ ਲਗ ਜਾਣਗੇ । ਅਜਿਹੀ 
ਸਥਿਤੀ ਵਿਚ...ਜਿਵੇ' ਮਹਾਰਾਜ ਆਗਿਆ`ਦੇਣ ਆਦੇਸ਼ ਦੀ ਪਾਲਣਾ ਹੋਵੇਗੀ...।'' 

ਮਹਾਰਾਜ ਚਾਰ ਕਦਮ ਸੱਜੇ, ਫੇਰ ਚਾਰ ਖੱਥੇ ਤੁਰੇ ਤੇ ਰੁਕ ਗਏ । ਕੁਝ ਪਲ ਉਹ 


12 ਸਿਰਜਣਾ 


ਬੋਲ ਨਹੀ" ਸਕੇ । ਪਰ ਫੋਰ ਅਚਾਨਕ ਉਹਨਾਂ ਦੇ ਚਿਹਰੇ ਉਤੇ ਮੁਸਕਰਾਹਟ ਦੀ ਲਿਸ਼ਕ 
_ ਆਈ । ਕਮਰੇ ਦੇ ਚੌਹੀ' ਖੂੰਜੀ" ਪਵਿੱਤਰ ਸੁੱਚੇ ਘਿਓਂ ਚੇ ਦੀਵਿਆਂ ਢੇ ਚਾਨਣ ਵਿਚ ਉਹ 
ਕਿਸੇ ਦੇਵਤਾ ਸਮਾਨ ਲਗਦੇ ਸਨ । 

ਕੁਝ ਪਲ ਪਿੱਛੋ' ਬਹੁਤ ਸ਼ਾਂਤ, ਸਥਿਰ ਆਵਾਜ਼ ਵਿਚ ਬੋਲੇ, 'ਸੈਨਾਪਤੀ ! ਸਮੱਸਿਆ 
ਵਿਕਟ ਹੈ । ਇਸ ਬਾਰੇ ਵਿਚਾਰ ਜ਼ਰੂਰੀ ਹੈ । ਆਪਾਂ ਕਲ੍ਹ ਪੂਜਾ-ਪਾਠ ਪਿਛੋ" ਵਿਚਾਰ 
ਕਰਾਂਗੇ ।...ਪਰ ਮੇਰਾ ਭਗਵਾਨ ਉਤੇ ਬੜਾ ਭਰੋਸਾ ਹੈ । ਉਹ ਹਰ ਸਮੱਸਿਆ ਵਿਚ 
ਸਹ'ਇਤਾ ਕਰਦੇ ਹਨ । ਹੁਣ ਵੀ ਕਰਨਗੇ ।” 

“ਜੋ ਆਗਿਆ ਮਹਾਰਾਜ !...ਕੋਈ ਆਦੇਸ਼ 1” 

“ਕੋਈ ਆਦੇਸ਼ ਨਹੀ” । ਮੈ' ਰਾਤ ਦਾ ਸਮਾਂ ਸੁਖ=ਸ਼ਾਂਤੀ ਨਾਲ ਬਿਤਾਉਣਾ 
ਲੋਚਦਾ ਹਾਂ ।” 

'ਰਾਤਰੀ-ਪ੍ਰਣ'ਮ ਅੰਨਦਾਤਾ 1” 

“ਪ੍ਰਣਾਮ 4 

ਸੈਨਾਂਪਤੀ ਪੁਠ-ਪੈਰੇ ਕਮਰੇ ਵਿਚੋ' ਬਾਹਰ ਚਲੇ ਗਏ । ਬੂਹੇ ਕੋਲ ਹੁਣ ਕੇਵਲ ਦੌ 
ਦਰਬ'ਨ ਹੀ ਥਸ੍ਹਾਂ ਵਾਂਗ ਖੜੋਤੇ ਦਿਸਦੇ ਸਨ । ਬਾਕੀ ਕਮਰਾ, ਚਿਤਰੀਆਂ ਕੰਧਾਂ, ਸ਼ੀਸ਼-ਜੜਤ 
ਛੱਤ-ਸਤ ਕੁਝ ਸੈਨਾ-ਸੈਨਾ ਲਗਦਾ ਸੀ । ਮਹਾਰਾਜ ਉਹਨਾਂ ਵਲ ਬਹੁਤਾ ਚਿਰ ਨਹੀ' ਝਾਕ 
ਸਕੇ । ਪਿੱਠ ਭੁਆ ਕੇ ਪਿਛਲੀ ਖਿੜਕੀ ਵਿਚੋ ਬਾਹਰ ਤਕਣ ਲਗ ਪਏ । ਹਰੇਕ ਘਰ ਅੰਦਰ 
ਦੀਵੇ ਦਾ ਚਾਨਣ ਨਜ਼ਰ ਆਉਦਾ ਸੀ, ਪਰ ਸਹਿਮਿਆ-ਜਿਹਾ ਲਗਦਾ ਸੀ । ਉੱਚੇ ਨੀਵੇ' 
ਬਾਵਾਂ ਉਤੇ ਉੱਗੇ ਰੁੱਖਾਂ ਦੇ ਆਕਾਰਾਂ ਦੇ ਪਿਛਵਾੜਿਓ” ਤੇਰਸ ਦਾ ਚੈਢ ਆਪਣਾ ਅਧਬੱਗਾ 
ਮੂੰਹ ਟਿਖਾਰਦਾ, ਮੁਸਕਰਾ ਰਿਹ' ਜਾਪਦਾ ਸੀ । ਮਹਾਰਾਜ ਨੇ ਪਹਿਲਾਂ ਚੰਦ ਵਲ ਵੇਖਿਆ 
ਤੇ ਫੇਰ ਚਾਨਣੀ ਵਿਚ ਲਿਸ਼ਕਦੀ ਨਦੀ ਵਲ । ਨਦੀ ਦੇ ਪਾਣੀ ਵਿਚ ਚੈਦ ਦਾ ਪੜਤਾਵਾਂ 
ਅਜੇ ਪੂਰੀ ਤਰ੍ਹਾਂ ਨਹੀ ਸੀ ਨਿਖਰਿਆ-..ਪਰ ਹੈਰਾਨੀ ਦੀ ਗੱਲ ਸੀ ਕਿ ਉਸ ਖੜਸੁਕ ਰੁੱਖ 
ਦਾ ਪਰਛਾਵਾਂ ਦਿੱਸ ਰਿਹਾਂ ਸੀ, ਰੁੱਖ ਭਾਵੇ' ਨਜ਼ਰ ਨਹੀ” ਸੀ ਆ ਰਿਹਾ । 

'ਉਹ !'' ਉਚਰਦਿਆਂ ਮਹਾਰਾਜ ਅਸਣ ਉਤੇ ਬੈਠ ਗਏ । ਫੇਰ ਉਹਨਾਂ ਨੂੰ 
ਜਾਪਿਆ, ਉਸ ਦਾ ਪਰਛਾਵਾਂ ਉਹਨਾਂ ਦੀਆਂ ਅੱਖਾਂ ਦੋ ਪਿਛਲੇ ਪਾਸੋ ਕਿਧਰੇ ਇੰਜ 
ਉਕਰਿਆ ਗਿਆਂ ਸੀ`ਕਿ ਜਿੱਧਰ ਉਹ ਵੇਖਦੇ ਸਨ, ਹਰ ਸ਼ੈ ਉਤੇ ਰੁੱਖ ਦਾ ਕਾਲ੍ਹਾ ਆਕਾਰ 
ਨਜ਼ਰ ਆਉਦਾ ਸੀ--ਜਿਵੇ' ਕਾਲ੍ਹੇਂ ਨਾਂਗਾਂ ਦੇ ਸਿਰ ਉਤੇ ਕੁਝ ਸਪੋਲੀਟੇ ਬੈਠੇ ਹੋਣ...! 

“ਦਰਬਾਨ !'' 

ਮਹਾਰਾਜ ਦੀ ਅਸਾਧਾਰਨ ਉੱਚੀ ਆਵਾਜ਼ ਸੁਣ ਕੇ ਦੋਏ ਦਰਬਾਨ ਜਿਵੇ' ਸਹਿਮ 
ਗਏ । ਮੁੱਖ-ਦਰਬਾਨ ਝੂਕ ਕੇ ਬੂਹੇ ਦੇ ਸਾਟਮਣੇ ਹੋ ਗਿਆ । ਪਰ ਮਹਾਰਾਜ ਨੇ ਕੁਝ ਚਿਰ 
ਉਸ ਨੂੰ ਕੋਈ ਆਦੇਸ਼ ਨਹੀ” ਦਿੱਤਾ । ਉਸੇ ਵੇਲੇ ਮਹਾਂ-ਮੰਤਰੀ ਆ ਗਏ । _ਦਰਬਾਨ ਪਿਛੇ 
ਹਟ ਗਿਆ । ਵਾ 

ਮਹਾਂ-ਮੰਤਰੀ ਨੇ ਬੂਹੇ ਕੋਲ ਰੁਕ ਕੇ ਆਗਿਆ ਮੰਗੀ, "ਮਹਾਰਾਜ ਦੀ ਆਗਿਆ 
ਚਾਹੁੰਦਾ ਹਾਂ ।'' 


ਸਿਰਜਣਾ _ 13 


“ਆਓ !...ਅੱਗੇ ਆ ਜਾਉਂ !' 

ਹੁਣ ਮਹਾਰ'ਜ ਦੀ ਆਵਾਜ਼ ਸ਼ਾਂਤ ਸੀ । 

ਮਹਾਂ-ਮੰਤਰੀ ਸਿਰ ਝੁਕਾ ਕੇ ਅੰਦਰ ਆਏ ਤੇ ਆਸਣ ਦੇ ਸਹਮਣੇ, ਮਹਾਰਾਜ 
ਬਹੁਤ ਨੇੜੇ, ਬੈਠ ਗਏ । ਮਹਾਰਾਜ ਦੇ ਚਿਹਰੇ ਉਤੇ ਖਿਝ ਦੇ ਚਿੰਨ੍ਹ ਵੇਖ ਕੇ ਉਹਨਾਂ 
ਚਿੰਤਾ ਹੋਈ । ਉਹ ਝਿਜਕਦਿਆਂ ਬੋਲੇ : “ਮਹਾਰਾਜ ! ਸੇਵਕ ਨੂੰ ਕੀ ਆਦੇਸ਼ ਹੈ ?'' 

ਮਹਾਰਾਜ ਦੇ ਚਿਹਰੇ ਉਤੇ ਕੁਝ ਸ਼ਾਂਤ-ਪ੍ਰਭਾਵ ਦਿੱਸਿਆ । ਠਰ੍ਹਮੇ ਨਾਲ ਕਹਿਣ 
ਲੱਗੇ : 'ਮਹਾਂ-ਮੰਤਰੀ ਮੈ" ਅੱਜ ਭੋਜਨ ਨਹੀਂ ਕਰਾਂਗਾ ।” 

“ਇਹ ਕੀ ਕਹਿ ਰਹੇ ਹੋ ਸੁਆਮੀ !...ਜੇ ਸੇਵਕ ਤੋ ਕੌਈ ਖੁਨਾਮੀ ਹੋਈ ਹੋਵੇ...” 

“ਕੁਝ ਨਹੀ' ਹੋਇਆ । ਕੇਵਲ ਮਨ ਕੁਝ ਅਸਥਿਰ ਹੈ ।"' 

“ਸੇਵਕ ਨੂੰ ਕਾਰਨ ਜਾਨਣ ਦਾ..." 

“ਕੋਈ ਲੋੜ ਨਹੀ” ।” . ਫੇਰ ਕੁਝ ਰੁਕ ਕੇ ਕਿਹਾ, ''ਤੁਸੀ" ਕਲ੍ਹ ਪੂਜਾ-ਪਾਠ ਤੋ” 
ਮਗਰੋਂ” ਮੈਨੂੰ ਮਿਲਣਾ ।' 

“ਸਤਿ ਬਚਨ ਅੰਨਦਾਤਾ !'' 

“ਹੁਣ ਤੁਸੀ" ਜਾਓ !' 

ਪਰ ਜਦੋਂ ਮਹਾਂ-ਮੰਤਰੀ ਪ੍ਰਣਾਮ ਕਰਕੇ ਤੁਰਨ ਲੱਗੇ ਤਾਂ ਮਹਾਰਾਜ ਨੇ ਉਹਨਾਂ ਨੂੰ 
ਫੇਰ ਰੋਕ ਲਿਆ । ਮਹਾਂ-ਮੰਤਰੀ ਚੇ ਚਿਹਰੇ ਉਤੇ ਚਿੰਤਾ ਸਾਫ ਸੀ ; ਅਜਿਹੀ ਦੁਚਿੱਤੀ 
ਵਿਚ ਮਹਾਰਾਜ ਪਹਿਲਾਂ ਕਦੇ ਨਹੀ" ਸਨ ਪਏ । 

“।ਹਾਂ=ਮੰਤਰੀ ! ਮੈਂ! ਜਾਨਣਾ ਚਾਹੁੰਦਾ ਹਾਂ ਕਿ ਹੁਣ ਤਕ ਇਸ ਨੱਗਰ ਦਾ ਕੌਈ 
ਜੀਵ ਭੁੱਖਾ ਤਾਂ ਨਹੀ" $'' 

“ਆਪ ਦੀ ਆਗਿਆ ਅਨੁਸਾਰ, ਸਭ ਨਰ-ਨਾਰੀ ਸਮੇਤ, ਪਸ਼ਹ-ਪੰਛੀਆਂ ਤੇ ਕੁੱਤੇ- 
ਬਿੱਲਿਆਂ ਤਕ ਲਈ ਅੰਨ ਭੇਜ ਦਿੱਤਾ ਗਿਆ ਹੈ । ਸੈਨਾਪਤੀ ਨੇ ਆਪਣੇ ਨਿੱਜੀ ਪ੍ਰਬੋਧ 
ਤੇ ਨਿਗਰਾਨੀ ਹੇਠ ਸਭ ਕਾਰਜ ਸੈਪੰਨ ਕਰਵਾ/ਦਆ' ਹੈ ।...ਜੇ ਆਗਿਆ ਹੋਵੇ ਤਾਂ ਸੇਵਕ 
ਆਪ, ਸਾਰੇ ਨੱਗਰ ਵਿਚ ਪਤਾ ਕਰ ਆਏਗਾ ।”' “ 

“ਕੋਈ ਲੋੜ ਨਹੀ । ਸੈਨਾਪਤੀ ਸਿਆਣੇ ਹਨ ।' 

ਮਹਾਂ-ਮੰਤਰੀ ਕੁਝ ਝਿਜਕਦਿਆਂ, ਰੁਕ ਰੁਕ ਕੇ ਬੋਲੇ, "ਸੁਆਮੀ !...ਤੁਸੀ' ਜ਼ਰੂਰ, 
ਬੋੜਾ ਭੋਜਨ ਕਰ ਲਓ ।” 

“ਮੇਰਾ ਭੋਜਨ, ਕਿਸੇ ਵੀ, ਭੁੱਖੇ ਨੂੰ ਦੇਣ ਲਈ ਰੱਖ ਲਿਆਂ ਜਾਏ । ਮੈ” ਨਹੀ" 
ਖਾਵਾਂਗਾ ।...ਤੁਸੀ" ਬਿਜਰਾਮ ਕਰੋ । 

ਮਹਾਂ-ਮੰਤਰੀ ਚਲੇਂ ਗਏ । 

ਮਹਾਰਾਜ ਨੇ ਮੁੜ ਖਿੜਕੀ ਵਿਚੋ' ਬਾਹਰ ਵੇਖਿਆ । ਕਈ ਘਰਾਂ ਦੇ ਦੀਵੇ ਬੁਝ ਗਏ 
ਸਨ । ਕੁਝ ਅਜੇ ਜਗਦੇ ਸਨ । ਚੈਦ ਦੀ ਚਾਨਣੀ ਅਚਾਨਕ ਹੀ ਮਧਮ ਪੈ ਗਈ ਸੀ । 
ਪਛਮ ਵਲੋ ਕਾਲੀ ਘਟਾ ਉੱਠ ਕੇ ਸਾਰੇ ਅਸਮਾਨ ਉਤੇ ਛਾ ਗਈ ਸੀ । ਮਹਾਰਾਜ ਫੋਰ 
ਕੁਝ ਉੱਚੀ ਬੋਲੇ । ਦਰਬਾਨ !...ਸ਼ੱਜੇ ਖੂੰਜੇ ਵਾਲੇ ਦੀਵੇ ਦੀ ਲੋਅ ਘਟਾ ਕੇ ਬਾਕੀ ਦੀਵੇ 


ਦੇ 
ਨੂ 


14 ਸਿਰਜਣਾ 


ਵੱਡੇ ਕਰ ਦਿਓ ।” 

ਅੱਧੀ ਰਾਤ ਬੀਤ ਜਾਣ 'ਤੇ ਵੀ ਮਹਾਰਾਜ ਨੂੰ ਚੌਗੀ ਤਰ੍ਹਾਂ ਨੀਂਦ ਨਹੀ ਆਈ ਸੀ । 
ਕੁਝ ਪਲ ਅੱਖ ਲੱਗੀ ਸ ; ਪਰ ਅਚਾਨਕ ਜਾਗ ਆ ਗਈ । ਮਹਾਰਾਜ ਉਠ ਕੇ ਬਹਿ 
ਗਏ । ਫੇਰ ਖੜੇ ਹੋ ਗਏ । ਖਿੜਕੀ ਤੋ ਬਾਹਰ ਤੱਕਿਆ 1 ਚੁੱਪ-ਚਾਂ ਸੀ । ਸ਼ਾਂਤੀ ਸੀ । 
ਪਰ ਇਹ ਚੁੱਪ ਤੇ ਸ਼ਾਂਤ] ਵਿਚੋ ਵੀ ਉਹਨਾਂ ਨੂੰ ਇਕ ਸਹਿਮ ਦਾ ਅਹਿਸਾਸ ਹੋਇਆ ] ਮਨ 
ਬੇਚੈਨ ਹੋ ਉੱਠਿਆ । 

ਉਢੋ ਹੀ ਪਰਬਤਾਂ ਵਲੋ" ਮਹਾਰਾਜ ਨੂੰ ਅਜਿਹੀ ਆਵਾਜ਼ ਸੁਣੀ ਜਿਵੇ ਕਈ ਕੁੱਤੇ 
ਇਕੱਠੇ ਰੋ ਰਹੇ ਹੋਣ । ਹੌਲੀ ਹੌਲ ਇਹ ਆਵਾਜ਼ ਨਦੀ ਦੇ ਕੌਢੇ ਕੋਲ ਸੁਣਨ ਲਗ 
ਪਈ ।.. ਤੇ ਫੇਰ ਹੋਰ ਨੇੜੇ ਆਉਦੀ ਜਾਪੀ, ਜਿਵੇ ਉਹ ਜਾਨਵਰ ਕਿਲ੍ਹੇ ਦੇ ਨੇੜੇ ਆ 
ਗਏ ਹੋਣ । 

ਮਹਾਰਾਜ ਹੋਰ ਬੇਚੈਨ ਹੋ ਗਏ । ਦਰਬਾਨ ਨੂੰ ਸੱਦ ਕੇ ਆਦੇਸ਼ ਦਿੱਤਾ : 'ਸੈਨਾਪਤੀ 
` ਨੂੰ ਹੁਣੇ ਜਾ ਕੇ ਕਿਹਾ ਜਾਏ ਕਿ ਬਚਿਆ ਹੋਇਆ ਸਾਰਾ ਭੋਜਨ ਉਹਨਾਂ ਜਾਨਵਰਾਂ ਨੂੰ ਪਾ 
ਦਿੱਤਾ ਜਾਏ ।” 

ਮਹਾਰਾਜ ਦਾ ਆਦੇਸ਼ ਮਿਲਦਿਆਂ ਹੀ ਸੈਨਾਪਤੀ ਨੇ ਚਾਰ ਸੈਨਕ ਭੋਜਨ ਦੇ ਕੇ ਨਦੀ 
ਵਲ ਭੇਜ ਦਿੱਤੇ । ਸੈਨਕਾੰਂ ਨੇ ਨਦੀ ਦੇ ਖੱਬੇ ਕੇਢੇ ਜਾ ਕੇ ਵੇਖਿਆ ਕਿ ਤਿੰਨੇ ਸਾਰੇ ਜਾਨਵਰ 
ਖੜਸੁਕ ਰੁੱਖ ਕੋਲ ਖੜੋਤੇ ਸਨ । ਹਨੇਰੇ ਵਿਚ ਕ੍ਰੁਝ ਵਿਚਲਿਤ ਹੋਏ ਸੈਨਕਾਂ ਨੂੰ ਉਹਨਾਂ 
ਦੇ ਆਕ!ਰ ਪਹਿਲਾਂ ਵਛੋਰਿਆਂ ਵਰਗੇ ਲੱਗੇ ਫੇਰ ਬਘਿਆੜਾਂ ਵਰਗੇ ਤੇ ਮਗਰੋ ਕੁੱਤਿਆਂ 
ਵਰਗੇ । 

ਇਕ ਸੈਨਕ ਬੋਲਿਆ : “ਇਹ ਮਹਾਰਾਜ ਢਾ ਛੱਡਿਆ ਭੋਜਨ-ਏਨਾ ਪਟਿਤਰ ਤੇ 
ਸੁਆਦਿਸ਼ਟ ਭੋਜਨ-ਕੁੱਤਿਆਂ ਨੂੰ ਪਾਂ ਦੇਈਏ ?” 

'ਮਹਾਰਾਜ ਢਾ ਆਦੇਸ਼ ਹੈ ।” ਦੂਜੇ ਨੇ ਕਿਹਾ । 

“ ਮਹਾਰਾਜ ਤਨ... 

'ਬੁੱਢੇ...ਹੋ ਰਹੇ ਨੇ !'' ਚੌਥੇ ਨੇ, ਤੀਜੇ ਦਾ ਵਾਕ ਪੂਰਾ ਕੀਤਾ । 

ਸੈਨਕ ਪਹਿਲਾਂ ਦੱਬਵੀ' ਆਵਾਜ਼ ਵਿਚ ਹੱਸੇ ਤੇ ਫੋਰ ਉਹਨਾਂ ਨੇ ਭੋਜਨ ਵੱਡ ਕੇ ਖਾ 
ਲਿਆ । ਕੁਝ ਜਾਨਵਰ ਉਥੇ ਕੋਲ ਖੜੋਤੇ ਘੂਰਦੇ ਰਹੇ ; ਬਾਕੀ ਹੌਲੀ ਹੌਲੀ ਪਰਬਤਾਂ ਵਲ 
ਖਿਸਕ ਗਏ : ਭੂਤਾਂ ਦੇ ਪਰਛਾਵਿਆਂ ਵਾਂਗ । ਅੰਤ ਵਿਚ ਉਸ ਖੜਸੁਖ ਰੁੱਖ ਹੇਠਾਂ ਸਿਰਫ 
ਦੋ ਹਹਿ ਗਏ । 

ਫੇਰ ਅਚਾਨਕ ਇਕ ਜਾਨਵਰ ਘੁਰਕਦਾ ਹੋਇਆ ਸੈਨਕਾਂ ਵਲ ਆਇਆ । ਪਹਿਲੇ 
ਸੈਨਕ ਨੇ ਕਿਹਾ, "ਇਸ ਦੀ ਮੌਤ ਆਈ ਐ ।”' 

ਉਹ ਜਾਨਵਰ, ਸੈਨਕ ਦੀ ਆਵਾਜ਼ ਸੁਣ ਕੇ ਪੰਜ ਕੁ ਕਦਮ ਪਿਛੇ ਰੁਕ ਗਿਆ । 
ਉਸੇ ਵੇਲੇ ਦੂਜਾ ਵੀ 'ਘੁਰ-ਘੁਰ' ਕਰਦਾ ਉਹਦੇ ਕੋਲ ਆ ਖੜੋਤਾ । 

ਸੈਨਕਾਂ ਨੇ ਕਿਲ੍ਹੇ ਦੀ ਉਸ ਖੁਲ੍ਹੀ ਖਿੜਕੀ ਵਲ ਵੇਖਿਆ ਜਿੱਥੇ ਅਜੇ ਵੀ ਦੀਵਾ ਜਗ 
ਰਿਹਾ ਸੀ, ਪਰ ਉਹਦੇ ਚਾਨਣ ਦੀ ਕੋਈ ਰਿਸ਼ਮ ਏਥੋ ਤਕ ਨਹੀ' ਸੀ ਪਹੁੰਚਦੀ । 


ਸਿਰਜਣਾ ਸਰ 


ਦੋਏ ਜਾਨਵਰ ਫੇਰ ਘੁਰਕੇ । ਉਹਨਾਂ ਦੀ ਆਵਾਜ਼ ਡਰਾਉਣੀ ਸੀ । ਸੈਨਕ ਘਾਬਰ 
ਕੈ ਪਹਿਲਾਂ ਕੁਝ ਪਿੱਛੇ ਹਟ ਗਏ, ਫੇਰ ਬੜੀ ਫੁਰਤੀ ਨਾਲ ਉਹਨਾਂ ਨੇ ਆਪਣੇ ਬਰਛੇ ਮੋਤ ਲੇ 
ਤੇ ਢੋਏ ਜਨਵਰਾਂ ਦੇ ਢਿਡ ਪਾੜ ਦਿੱਤੇ । ਇਕ ਵਾਰ ਜਾਨਵਰਾਂ ਦੀ ਚੀਕ-ਜਿਹੀ 
ਸੁਣੀ ਪਰ ਨਾਲ ਦੀ ਨਾਲ ਚਾਰੇ ਪਾਸੇ ਮੁੜ ਚੁੱਪ ਛ' ਗਈ । ਵਾਤਾਵਰਣ ਫੇਰ ਸ਼ਾਂਤ 
ਹੋ ਗਿਆ । 

ਅੱਧੀ ਰਾਤ ਪਿਛੋ ਮਹਾਰ'ਜ ਨੇ ਨਦੀ ਦੇ ਖੱਬੇ ਕੌਢੇ ਵਲ ਮੁੜ ਤੋ ਕਿਆ । ਬੱਦਲ 
ਕੁਝ ਸੰਘਣੇ ਹੋ ਗਏ ਸਨ । ਨਦੀ ੪ੜੱਪੇ ਸੱਪ ਵਾਂਗ ਦਿਸਦੀ ਸੀ । ਉਸ ਦੇ ਦਏ ਕੌਢੇ 
ਬਾਮੌੜ਼ ਸਨ । ਪਰ ਤਦ ਵੀ ਮਹਾਰਾਜ ਨੂੰ ਅਜਿਹੀ ਬੇਚੈਨੀ ਮਹਿਸੂਸ ਹੋਈ ਕਿ ਉਹ ਉਠ ਕੇ 
ਕਮਰੇ ਅੰਦਰ ਟਹਿਲਣ ਲਗ ਪਏ । ਇਕ ਵਾਰ ਦੀਵੇ ਸੀਖਣ ਦਾ ਖਿਆਲ ਆਇਆ, ਪਰ 
ਉਦੋ ਹੀ ਜਾਪਿਆ ਜਿਵੇ ਇਕੱਲੋ ਦੀਵੇ ਦਾ ਇਹ ਮਧਮ, ਘਸਮੈਲਾ ਚਾਨਣ ਅੱਖਾਂ ਨੂੰ ਕੁਝ 

ਸੁਖਾਵਾਂ ਲਗ ਰਿਹਾ ਸੀ । ਮਲਕੜੇ ਕਦਮ ਰਖਦੇ ਇਕ ਵਾਰ ਮੁੜ ਉਸੇ ਖਿੜਕੀ ਸਾਹਮਣੇ 

ਆ ਕੇ ਰੁਕ ਗਏ ਜਿਥੋ' ਹੁਣ, ਬਾਹਰਲਾ ਸਭ ਕੁਝੇ ਧੁੰਦਲਾ ਨਜ਼ਰ ਆਉ'ਦਾ ਸੀ । ਕੁਝ ਪਲ 
ਤਾਂ ਪਰਬਤਾਂ ਦੇ ਆਕਾਰ ਵੀ ਸਾਫ ਨਹੀਂ ਦਿੱਸੇ । ਫੇਰ. --ਉਸੇ ਖੜਸੁੱਕ ਰੁੱਖ ਦਾ ਪਰਛਾਵਾਂ 
ਸਾਰੇ ਪਰਬਤਾਂ, ਨਦੀ ਤੇ ਨੱਗਰ ਉਤੋ” ਦੀ ਪਸਰ ਕੇ ਅਸਮਾਨ ਤਕ ਫੈਠਦਾ ਦਿੱਸਿਆ । 
ਮਹਾਰਾਜ ਇਕਦਮ ਤ੍ਰਾਹ ਗਏ । ਨਜ਼ਰ ਪਿਛਾਂਹ ਬੂਹੇ ਵਲ ਭੁਆਈ । 

ਉੱਚੀ ਕੂਕੇ : “ਦਰਬਾਨ ! ਦੀਵੇ ਸੀਖ ਦਿਓ !'' 

ਮੁਖ=ਦਰਬਾਨ ਘਬਰਾਇਆ ਹੋਇਆ ਅੰਦਰ ਆਇਆ । ਉਸਨੇ ਬੁ ਬੁਝੇ ਦੀਵੇ ਸੀਖ 
ਦਿੱਤੇ । ਪ੍ਰਣਾਮ ਕਰਕੇ ਬਾਹਰ ਚਲਾ ਗਿਆਂ ।. -.ਪਰ ਮਹਾਰਾਜ ਨੇ ਵੇਖਿਆ ਅਜੇ ਵੀ ਕਮਰੇ 
ਦੀ ਕੋਈ ਸ਼ੈ ਸਾਫ ਨਹੀ ਸੀ_ਦਿੱਸ ਰਹੀ...ਖੜਸੁਕ ਰੁੱਖ ਚਾ ਪਰਛਾਵਾਂ ਸਾਰੇ ਚਾਨਣ ਨੂੰ 
ਗ੍ਰਹਿਣ ਗਿਆ ਜਾਪਦਾ ਸੀ । 

--ਤੇ ਉਸੇ ਪਲ ਹੀ, ਨਦੀ ਦੇ ਕੰਢਿਓ', ਕੁੱਤਿਆਂ ਵਰਗੇ ਉਹਨਾਂ ਜਾਨਵਰਾਂ ਦੇ 
ਰੋਣ ਦੀਆਂ ਆਵਾਜ਼ਾਂ ਫੇਰ ਆਉਣ ਲਗ ਪਈਆਂ : ਕਲਹਿਣੀਆਂ ਤੇ ਕੁ਼ਗ਼ਨੀਆਂ ਅਵਾਜ਼ਾਂ । 
ਮਹਾਰਾਜ ਘਬਰਾ ਕੇ ਮੁੜ ਆਸਣ ਉਤੇ ਆਂ ਢੱਠੇ । ਲੋਟ ਕੇ ਕੰਨਾਂ ਉਤੇ ਹੱਥ ਧਰ ਲਏ-.. 
ਤੇ ਉਹਨਾਂ ਨੂੰ ਆਸਣ ਡੋਲਦਾ ਲੱਗਿਆਂ । (3 


[6/128, ਜੈਤੋ, ਜ਼ਿਲਾ ਫ਼ਰੀਦਕੋਟ] 


16 ਸਿਰਜਣਾ 


ਕੇ. ਐਲ. ਗਰਗ 


ਚੋਥਾ ਬਾਂਦਰ 


ਮਹਾਤਮਾ ਦੀ ਮੌਤ ਤੋ ਬਾਦ ਡੇਰੇ ਦੇ ਤਿੰਨੇ ਬਾਂਦਰ ਬੀਮਾਰ ਤੇ ਉਦਸ ਰਹਿਣ ਲੱਗ 
ਪਏ ਸਨ ਤੇ ਡੇਰਾ ਦੁਸ਼ਮਣ ਦੇ ਹਮਲੇ ਸਮੇ' ਸਰਹੱਦ 'ਤੇ ਖਾਲੀ ਹੋਏ ਪਿੰਡ ਵਾਂਗ ਉੱਜੜਿਆ 
ਵੀਰਾਨ ਖੰਡਹਰ ਬਣ ਗਿਆਂ ਸੀ । ਮਹਾਤਮਾ ਦੇ ਜਿਉਦਿਆਂ ਇਹੀ ਡੇਰਾ ਸ਼ਰਧਾਲੂਆਂ ਦੇ 
ਆਉਣ ਜਾਣ ਕਰਕੇ ਛਪਾਰ ਦਾ ਮੇਲਾ ਬਣਿਆ ਰਹਿੰਦਾ ਸੀ ਪਰ ਉਸ ਦੀ ਮੌਤ ਤੋਂ” 
ਅਗਲੇ ਦਿਨ ਹੀ ਸਾਰੇ ਸ਼ਰਧਾਲੂ ਰਾਜਧਾਨੀ ਚਲੋਂ ਗਏ ਸਨ । ਰਾਤੋ-ਰਾਤ ਉਹਨਾਂ ਦੇ ਚਿਹਰੇ 
ਜੈਗਲੀ ਲੂੰਬੜਾਂ ਵਰਗੇ ਤੇ ਪੰਜੇ ਗਿਰਝਾਂ ਵਾਂਗ ਤਿੱਖੇ ਹੋ ਗਏ ਸਨ । ਗੁਆਢੀ ਦੇਸ਼ ਦੇ 
ਲਾਲ ਰੈਗ ਨੂੰ ਬਲੀਚ ਕਰਕੇ ਉਹਨਾਂ ਸਫ਼ੇਦ ਕਰ ਲਿਆ ਸੀ । ਘੁੱਗੀ ਵਰਗਾ ਸੀਲ ਤੇ ਸਾਉ 
ਪਾਰਟੀ ਚਿੰਨ੍ਹ ਬਣਾ ਸਦਾ ਲਈ ਸਿੰਘਾਸਨ ਨਾਲ ਚਿਪਕ ਗਏ ਸਨ । ਪਰ ਡੇਰੇ 'ਚ ਹੁਣ 
ਦਿਨੇ ਹੜ ਬੋਲਦਾ ਸੀ ਤੇ ਰਾਤੀ ਭੂਤਨੇ ਨੱਚਦੇ ਸਨ । ਨਿਪੱਤਰੇ ਰੁੱਖਾਂ 'ਤੇ ਬੈਠ ਕੇ ਵਰਲਾਪ 
ਕਰਦੇ ਕਾਵਾਂ ਦੀਆਂ ਬਿੱਠਾਂ ਤੋ ਸਿਵਾ ਹੋਰ ਕੁਝ ਵੀ ਹੁਣ ਉੱਥੇ ਦਿਖਾਈ ਨਹੀ" ਸੀ 
ਦਿੰਦਾ । ਸਾਰਾ ਸਾਰ' ਦਿਨ ਛੱਤਾਂ ਦੇ ਖ੍ਰਾਜਿਆਂ 'ਚ ਚਾਮਚੜਿੱਕਾਂ ਤੇ ਕੰਧਾਂ ਦੀਆਂ ਖੁੱਡਾਂ 'ਚ 
ਬੈਠੇ ਉੱਲ੍ਹ ਅੱਖਾਂ ਝਪਕਦੇ ਰਹਿੰਦੇ ਸਨ । ਰੂ 

ਪਰ ਮਹਾਤਮਾ ਦੇ ਤਿੰਨੇ ਬਾਂਦਰ ਭੁੱਖ ਤੇ ਬੀਮਾਰੀ ਦਾ ਸ਼ਿਕਾਰ ਹੋਏ ਮੁਰਦਾਰਾਂ ਵਾਂਗ 
ਭੁੰਜੇ ਜ਼ਮੀਨ 'ਤੇ ਸਿਰ ਸਿੱਟੀ ਪਏ ਰਹਿੰਦੇ । ਉਹਨਾਂ ਦੀਆਂ ਯਰਕਾਨ ਮਾਰੀਆਂ ਉਦਾਸ ਅੱਖਾਂ 
'ਚ ਹਮੋਜ਼ਾਂ ਸੈਂਕੜੇ ਪੱਤਝੜਾਂ ਉਤਰੀਆਂ ਰਹਿੰਦੀਆਂ । ਉਹ ਹਮੇਸ਼ਾਂ ਇਸ ਆਸ ਨਾਲ ਡੋਰੇ ` 
ਦੇ ਵੱਡੇ ਗਟ `ਤੇ ਟਿਕਟਿਕੀ ਲਾਈ ਰੱਖਦੇ ਕਿ ਸ਼ਾਇਦ ਕਦੇ ਮਹਾਤਮਾ ਦਾ ਕੋਈ ਪਰਮ 
ਭਗਤ ਸ਼ਰਧਾਲੂ ਉਹਨਾਂ ਦੀ ਜਾਂ ਡੇਰੇ ਦੀ ਸਾਰ ਲੈਣ ਅ' ਹੀ ਵੜੇ । ਪਰ ਵੱਡੀ ਸੜਕ ਨੇ 
ਤਾਂ ਡੇਰੇ ਨੂੰ ਆਉਣ ਵਾਲੀ ਪਗਡੰਡੀ ਤੋ ਕਦ ਦਾ ਆਪਣਾ ਰਿਸ਼ਤਾ ਤੌੜ ਲਿਆ ਸੀ 
ਕਿਉਕਿ ਗਰੈ'ਡ ਸੜਕ ਬਾਰੌਣਕ ਤੇ ਰੈਗੀਨ ਰ/ਜਧਾਨੀ ਨੂੰ ਅਤੇ ਪਗਡੰਡੀ ਬੇਰੌਣਕ ਤੇ 
ਉਜਾੜ ਡੇਰੇ ਵੱਲੀ" ਜਾਂਦੀ ਸੀ । ਹੁਣ ਤਾਂ ਡੇਰੇ ਦੀ ਡੇਡੀ 'ਤੇ ਪਈਆਂ ਵੱਡੇ ਵੱਡੇ ਮਹਾਂ- 
ਪੁਰਸ਼ਾਂ ਦੀਆਂ ਪੈੜਾਂ ਵੀ ਕਦ ਦੀਆਂ ਮਿੱਟੀ ਦਰ ਮਿੱਟੀ ਹੋ ਗਈਆਂ ਸਨ । 

ਜਦ ਕਦੀ ਵਰ੍ਹਿਆਂ ਬਾਦ ਮਹਾਤਮਾ ਦਾ ਜਨਮ ਜਾਂ ਸ਼ਹੀਦੀ ਦਿਨ ਸਰਕਾਰੀ ਪੁੱਧਰ 
'ਤੇ ਮਨਾਉਣ ਦੀ ਵਿਉ'ਤ ਬਣਦੀ ਤਾਂ ਕੋਈ ਨ: ਕੋਈ ਵੱਡਾ ਨੇਤਾ ਕਸਬੋ ਦੇ ਬਾਗਾਂ 'ਚੋ” 
'ਕੱਠੇ ਕੀਤੇ ਕਈ ਕਿਸਮ ਦੇ ਖੁਸ਼ਕੂਦਾਰ ਫੁੱਲਾਂ ਦੇ ਹਾਰਾਂ ਨਾਲ ਲੱਦਿਿਆ ਤੇ ਆਪਣੀ ਨਿੱਜੀ 
ਸੈਨਾਂ 'ਚ ਪੋਰਾ ਪੋਰਾ ਘਿਰਿਅ' ਡੇਰੇ 'ਚ ਆਪਣੇ ਪਵਿੱਤਰ ਚਰਨ-ਕਮਲ ਪਾਉ'ਦਾ । ਉਸ 
ਵੇਲ ਉਹ ਆਪਣਾ ਬਿੱਲੋ ਵਰਗਾ ਚਿਹਰਾ ਉਤਾਰ ਗਊ ਦੇ ਵੱਛੇ ਵਾਂਗ ਸ਼ੀਲ ਬਣ ਜਾਂਦਾ 


ਸਿਰਜਣਾ 17 


<< 0. 


ਤੇ ਆਪਣੇ ਤਿੱਖੋਂ ਪੰਜਿਆਂ ਨੂੰ ਪੈਂਟ ਦੀ ਜੇਬ 'ਚ ਲੁਕੋ ਲੈਦਾ । ਉਹਦੇ ਪਿੱਛੇ ਪਿੱਛੇ ਆ 
ਰਹੀ ਭੀੜ ਦੇ ਹੱਥਾਂ 'ਚ ਕਈ ਕਿਸਮ ਦੀਆਂ ਅਰਜ਼ੀਆਂ ਹੁੰਦੀਆਂ ਤੇ ਨੇਤਾ ਕੋਲ ਹਸਤਾਖਰਾਂ 
ਲਈ ਇਮਪੋਰਟਿਡ ਪੈੱਨ । ਉਹ ਆਪਣੇ ਲੱਡੇਦਰ ਭ'ਸ਼ਣ 'ਚ ਮਹਾਤਮਾ ਦੀ ਰੱਜ ਕੇ 
ਤਾਰੀਫ਼ ਕਰਦਾ ਤੇ ਉਹਦੀ ਕੁਰਬਾਨੀ 'ਤੇ ਲੱਖ ਲੱਖ ਹੰਝੂ (ਮਗਰਮੱਛ ਦੇ) ਵਹ'ਉੱਦਾ । 
ਤਿੰਨਾਂ ਬਾਂਦਰਾਂ ਦੀ ਨਿੱਘਰਦੀ ਸਿਹਤ ਨੂੰ ਕੌਮੀ ਸਮੱਸਿਆ ਦੱਜਦਾ ਤੇ ਉਹਨਾਂ ਨੂੰ ਕੋਈ 
ਸਰਕਾਰੀ ਗ੍ਰੇਟ ਦੁਆਉਣ ਦਾ ਲਾਰਾ ਲਾ ਕੇ ਆਪਣੇ ਅਮਲੇ ਸਮੇਤ ਡੈਡੀ ਦੀ ਧੂੜ ਉਡਾ= 
ਉੱਦਾ ਤਿੱਤਰ ਹੋ ਜਾਂਦਾ ਤੇ ਫਿਰ ਕਈ ਕਈ ਸਾਲ ਉਹੀ ਇਕੱਲ, ਉਹੀ ਉਜਾਂੜ, ਝੁੱਗੀਆਂ 
ਦੇ ਛੱਪਰਾਂ 'ਚੋਂ ਝੜ ਝੜ ਪੈ'ਦੀ ਮਿੱਟੀ, ਕਾਵਾਂ ਦੀ ਕਾਂ ਕਾਂ, ਉੱਲੂਆਂ ਦੀ ਭਿਅੰਕਰ 
ਡਰਾਉਣ ਆਵਾਜ਼, ਭੈ-ਭੀਤ ਚੌਗਿਰਦਾ, ਅਜਗਰ ਵਰਗਾ' ਨ੍ਰੇਰਾ, ਭੁੱਖ, ਮੰਦਹਾਲੀ, ਉਦਾਸੀ, 
ਬੀਮਾਰ) ਤੇ ਇਹਨਾਂ ਸਾਰੀਆਂ ਪੱਤਝੜਾਂ ਨਾਲ ਲੜਦੇ ਬਾਂਦਰ ਹੀ ਰਹਿ ਜਾਂਦੇ । 

ਕਈ ਵਾਰੀ ਜਦ ਉਹ ਬਹੁਤ ਹੀ ਜ਼ਿਆਦਾ ਔਖੇ ਤੇ ਦੁਖੀ ਹੁੰਦੇ ਤਾਂ ਅੱਧੀ ਅੱਧੀ 
ਰਾਤੀ' ਉੱਠ ਕੇ “ਬਾਪੂ, ਬਾ...ਅ...ਪੂ-..ਅ...ਅ'' ਦੀਆਂ ਚੀਕਾਂ ਮਾਰਨ ਲੱਗ ਪੈਦੇ ਤੇ 
ਇਕ ਦਿਨ ਸੱਚੀ ਮੁੱਚੀ ਉਹਨਾਂ ਦੀਆਂ ਚੀਕਾਂ ਰਾਜਧਾਨੀ ਦੀਆਂ ਕੇਧਾਂ ਨਲ ਜਾ ਟਕਰਾਈ= 
ਆਂ। ਸਿੰਘਾਸਨ 'ਤੇ ਚਿਪਕੇ ਕੁੱਝ ਚਿਹਰਿਆਂ 'ਤੇ ਪਲ ਦੀ ਪਲ ਤਣਾਉ ਉੱਭਰਿਆ, 
ਮੱਥਿਆਂ 'ਤੇ ਸੈਂਕੜੇ ਤਿਉੜੀਆਂ ਉੱਗ ਪਈਮਾਂ ਤੇ ਅੱਖਾਂ 'ਚ ਪਲ ਦੀ ਪਲ ਸੋਘਣੀ ਸੋਚ 
ਦੇ ਦੀਵੇ ਜਗ ਪਏ । 

“ਹੁਣ ਤਾਂ ਸਾਰੇ ਦੇਸ਼ 'ਚ ਇਹ ਤਿੰਨੇ ਈ ਰਹਿ ਗੇ ਮਹਾਤਮਾ ਦੇ ਆਦਰਸ਼ਵਾਦੀ 
ਚੇਲੇ | ਕਿਉ' ਨਾ...” ਤੇ ਇਕ ਸਾਜ਼ਿਸ਼ੀ ਹਵਾ ਰਾਜਧਾਨੀ ਤੋ” ਡੇਰੇ ਵੱਲ ਵਗ ਤੁਰੀ । 

ਇਕ ਮੋਟਾ ਤਾਜ਼ਾ ਬਾਂਦਰ ਵੱਡੀ ਸਾਰੀ ਕਾਰ 'ਚ ਬਹਿ ਰਾਜਧਾਨੀ ਤੋ ਡੇਰੇ 'ਚ 
ਪਹੁੰਚ ਗਿਆ । ਉਹਦੀ ਤੋਰ ਮਸਤ'ਨੀ, ਅੱਖਾਂ 'ਚ ਲਾਲ ਡੋਰੇ ਤ ਚਿਹਰੇ 'ਤੇ ਜਲਾਲ ਸੀ । 
ਤਿੰਨਾਂ ਬਾਂਦਰਾਂ ਨੇ ਬੀਮਾਰੀ ਤੇ ਉਦਾਸੀ ਨਾਲ ਪੀਲੀਆਂ ਹੋਈਆਂ ਮੁਰਦਾਰ ਅੱਖਾਂ ਪੱਟ ਕੇ ਉਸ 
ਵੱਲ ਵੇਖਿਆ, ਇਹ ਕਿਹੜਾ ਖੱਦਰਧਾਰੀ ਆ ਗਿਐ ? ਖੱਦਰ ? ਇਹ ਢਾਕੇ ਦੀ ਮਲਮਲ 
ਵਰਗਾ ਖੱਦਰ ਕਿਹੜੇ ਖੱਦਰ ਭੰਡਾਰ ਨੇ ਤਿਆਰ ਕੀਤੈ ? ਕਮਾਲ ਐ ਬਈ ਕਮਾਲ !' 
ਤਿੰਨੇ ਪਲ ਦੀ ਪਲ ਸੋਚਾਂ ਦੇ ਡੂੰਘੇ ਸਮੁੰਦਰ 'ਚ ਲਹਿ ਗਏ । ਚੌਥਾ ਬਾਂਦਰ ਉਹਨਾਂ ਦੀਆਂ 
ਮਰੀਜ਼ਾਂ ਵਰਗੀਆਂ ਸ਼ਕਲਾਂ ਦੇਖ ਕੇ ਖੂਬ ਹੱਸਿਆ । ਤਿੰਨੇ ਬਾਂਦਰ ਉਹਦੇ ਠਹ'ਕਿਆਂ ਤੱ” 
ਇਉ” ਤ੍ਰਭਕੇ ਜਿਵੇ' ਉਹਨਾਂ ਨੂੰ ਕਿਸੇ ਬਿਜਲੀ ਦੀ ਨੰਗੀ ਤਾਰ ਨਾਲ ਨੂੜ ਦਿੱਤਾ 
ਹੋਵੇ । 

“ਆ...ਉ:..ਆ...ਉ, ਬੈਠੋ ?” ਡਿੰਨਾਂ ਨੇ ਹੌਲੀ ਦੇਣੇ ਮਰੀ ਜਿਹੀ ਆਵਾਜ਼ "ਚ 
ਕਿਹਾ । 

“ਬੈਠਾਂ ਕਿੱਥੇ...? ਕੋਈ ਕੁਰਸੀ ਕਰਸੀ ਤਾਂ ਲਿਆਉ...?'" ਚੌਥੇ ਨੇ ਧੌਣ ਅਕੜਾ 
ਕੇ ਕਿਹਾ । 

“ਇਹ ਤਾਂ ਮ੍ਰਾਤਮਾ ਦਾ ਡੇਰਾ ਐ, ਸੋਟੀ ਲੰਗੋਟੀ ਆਲੇ ਦਾ...ਇੱਥੇ ਕੁਰਸੀਆਂ $' 

“ਕੁਰਸੀ ਬਿਨਾਂ ਹੋਰ ਕਿਤੇ ਬਹਿਣ ਦੀ ਤਾਂ ਹੁਣ ਆਦਤ ਈ ਨੀ ਰਹੀ...ਨਾਲੋਂ 


18 ਸਿਰਜਣਾ 


ਭੁੰਜੇ ਬਹਿ ਕੇ ਹਜ਼ਾਰ ਦਾ ਸੂਟ...ਚਲੋ ਖੜ੍ਹੇ ਖੜ੍ਹੇ ਈ . ।'' ਚੌਥੇ ਨੇ ਮੋਢੇ ਤੋਂ” ਹਲਕੀ ਜਿਹੀ 
ਗਰਦ ਝਾੜਦੇ ਹੋਏ ਕਿਹਾ । 

''ਚਾਹ...?"' ਤਿੰਨਾਂ ਨੇ ਹਉਕਾ ਜਿਹਾ ਲੈ ਕੈ ਤਿਹਾ । 

''ਸੱਖਣ, ਪੈਸਟਰੀ, ਕਾਜੂਆਂ ਤੇ ਬਦਾਮਾਂ ਬਿਨਾਂ ਚਾਹ ਮੈਨੂੰ ਖੁਸ਼ਕੀ ਕਰਦੀ ਐ...।" 

“ਇਹ ਕਿਹੜੀਆਂ ਦੀਜ਼ਾਂ ਹੋਈਆਂ ?' 

''ਇਹ ਵੀ ਨੀ ਜਾਣਦੇ ? ਉ ਹੋ ! ਥੋਡੇ ਨੀ ਅਜੇ ਸਮਝ ਆ ਸਕਦੀਆਂ ਇਹ 
ਚੀਜ਼ਾਂ । ਰਾਜਧਾਨੀ ਚੱਲ ਕੇ ਸਭ ਸਮਝ ਜ'ਉਗੇ । ਉਫ਼ ! ਇੱਥੇ ਗਰਮੀ ।'' 

-(॥: .: < 

"ਸੈ" ਵੀ ਕਿਸੇ ਵੇਲੇ ਥੋਡੇ ਵਾਂਗ ਡੇਰੇ 'ਚ ਰਾਮ ਬਾਮ ਰਟਿਆ ਕਰਦਾ ਸਾਂ ਪਰ ਕੱਲੋ 
ਰਾਮ ਰਾਮ ਨਾਲ ਢਿੱਡ ਤਾਂ ਨੀ ਨਾ ਭਰਦਾ ਤੇ ਮੈ” ਰਾਜਧਾਨੀ ਚਲਿਆ ਗਿਆ ।_ ਮੈ ਥੋਨੂੰ 
ਵੀ ਉੱਥੇ ਈ ਲੈ ਜਾਣ ਲਈ ਆਇਆਂ । ਉਫ਼ ! ਗਰਮੀ ਨਾਲ ਤਾਂ.. -ਤੁਸੀ' ਏਅਰ 
ਕੰਡੀਸ਼ਨਰ ਕਿਉ” ਨੀ ਲੁਆ ਲੱ 'ਦੇ ?" 

''ਏ...ਰ...ਕੌਡੀ...? ?'' ਤਿੰਨਾਂ ਦੀ ਆਵਾਜ਼ ਪਾਟ ਗਈ ਤੇ ਉਹ ਮੂਰਖਾਂ ਵਾਂਗ 
ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ । 

ਚੌਥਾ ਬਾਂਦਰ ਫਿਰ ਠਹਾਕਾ ਮਾਰ ਕੇ ਹੱਸਿਆ । 

ਥੋਨੂੰ ਇਹਨਾਂ ਚੀਜ਼ਾਂ ਦੀ ਸੱਤ ਜਨਮਾਂ 'ਚ ਸਮਝ ਨੀ ਆ ਸਕਦੀ । ਤਦੇ ਤਾਂ ਕਹਿ 
ਰਿਹਾਂ ਰਾਜਧਾਨੀ ਚੱਲੋ ! ਇੱਥੇ ਵੀ ਤੁਸੀ" ਕੀ...?"" 

“ਮਹਾਤਮਾ ਦਾ ਆਦਰਸ਼-..? ਡੇਰੇ ਦੀ ਦੇਖ ਭਾਲ ?”' 

ਆਦਰਸ਼ ? ਮ੍ਰਾਤਮ' ਦੇ ਆਦਰਸ਼ਾਂ ਨੂੰ ਹੁਣ ਪੁੱਛਦਾ ਈ ਕੌਣ ਐ...ਬੋਦੇ...ਰਸ- 
ਹੀਨ, ਮੁਰਦੇ...। ਓ ਹੋ ! ਇੱਥੇ ਤਾਂ ਜਿਮੇ' ਭੱਠੀ ਸ਼ੁਲਗ ਰਹੀ ਹੋਵੇ. --ਬੱਦਬੂ-..?"' ਚੌਥੇ 
ਨੇ ਨੱਕ `ਤੇ ਰੁਮਾਲ ਰਖਦੇ ਹੋਏ ਕਿਹਾ । 

'ਅਸੀ' ਤਾਂ ਪੁੱਛਦੇ ਆਂ ਨਾ ਉਹਦੇ ਆਦਰਸ਼ਾਂ ਨੂੰ--.।” ਤਿੰਨਾਂ ਨੇ ਸਾਹ ਜਿਹਾ ਰੋਕ 
ਕੇ, ਹਉਕਾ ਭਰਦਿਆਂ ਆਖਿਆ । 

''ਤਦੇ ਹੁਣ ਥੋਨੂੰ ਕੋਈ ਨ ਪੁੱਛਦਾ.. ਚਲੋ ਛੱਡੋ ਇਸ ਬਹਿਸ ਵਿ -ਰਾਜਧਾਨੀ 
ਲਈ ਤਿਆਰ ਹੋ ਜਾਊ । ਜ਼ਰਾ ਘੁੰਮ ਗੇ ਤਾਂ ਤਾਜ਼ਾ ਦਮ ਹੋ ਜਾਉਗੇ । ਡੇਰੇ ਦੇ ਨ੍ੇਰੇ 'ਚੋ 
ਬਾਹਰ ਨਿਕਲ ਕੇ ਦੇਖੋ ਤਾਂ ਸਹ) ਦੁਨੀਆਂ ਕਿੰਨ ਰੰਗੀਨ ਐ ।” 

ਤੇ ਚਾਰੇ ਬਾਂਦਰ ਰਾਜਧਾਨੀ ਲਈ ਰਵਾਨ' ਹੋ ਗਏ । 

ਰਾਜਧਾਨੀ ਦੀਆਂ ਆਕਾਸ਼ ਚੁੰਮਦੀਆਂ ਇਮਾਰਤਾਂ, ਜਹਾਜ਼ਾਂ ਵਰਗੀਆਂ ਕਾਰਾਂ ਤੇ ਫੈਸ਼ਨ 
ਦੇ ਅਜੀਬੋ ਗਰੀਬ ਰੰਗ ਤਮਾਸ਼ੇ ਦੇਖ ਡੇਰੇ ਦੇ ਬਾਂਦਰਾਂ ਦੀਆਂ ਮੁਰਦਾਰ ਅੱਖਾਂ 'ਚ ਜਿਵੇ“ 
ਹਜ਼ਾਰ ਹਜ਼ਾਰ ਪਾਵਰ ਦੇ ਬਲਬ ਜਗ ਪਏ ਹੋਣ । 

"ਇਹ ਮਹਾਤਮਾ ਦੇ ਸੁਫ਼ਨਿਆਂ ਦਾ ਸ਼ਹਿਰ ਐ ?" ਤਿੰਨਾਂ ਨੇ ਤ੍ਰਭਕ ਕੇ ਕਿਹਾ । 

“ਸ਼ੁਕਰ ਐ ਮ੍ਰਾਤਮਾ ਪਹਿਲਾਂ ਹੀ ਚਾਲੇ ਪਾਂ ਗਿਆ ਨਹੀ' ਤਾਂ ਉਹਨੇ ਸਾਰੇ ਖੂਬ- 


੦੧੯੦ ੯ 


ਸ਼ੂਰਤ ਸ਼ਹਿਰਾਂ ਨੂੰ ਟੁੱਟੇ ਫੁੱਟੇ ਪਿੰਡ ਬਣਾ ਕੇ ਛੱਡਣਾ ਸੀ ।" ਕਹਿ ਕੇ ਚੌਥੇ ਨੇ ਆਪਣੀ ਪੈੱਟ 


ਸਿਰਜਣਾ 19 


ਦੀ ਜੇਬ 'ਚ ਸੱਜਾ ਹੱਥ ਤੁੰਨ ਲਿਆਂ । 

ਰਾਜਧਾਨੀ 'ਚ ਆਖਰਾਂ ਦੀ ਭੀੜ ਸੀ । ਪਰ ਭੀੜ 'ਚ ਖੜ੍ਹ ਲੋਕਾਂ ਦੇ ਢਿੱਤ ਗਾਇਬ 
ਸਨ। 

“ਇਹਨਾਂ ਦੇ ਢਿੱਡ ?”' 

'ਅਸੀ' ਢੇਸ਼ 'ਚ ਭੁੱਖ ਸੈਕਟ ਨੂੰ ਦੇਖਦਿਆਂ ਇਹਨਾਂ ਦੇ ਢਿੱਡ ਲੁਹਾ ਦਿੱਤੇ ਨੇ । 
ਅੱਗੇ ਭੁੱਖ ਕਰਕੇ ਇਹ ਲੌਕ ਬਹੁਤ ਰੌਲਾ ਪਇਆ ਕਰਦੇ ਸਨ ਪਰ ਹੁਣ ਤਾਂ ਭੁੱਖ ਦੀ 
ਸਮੱਸਿਆ ਹੀ ਹੱਲ ਹੋ ਗਈ ਐ...ਨਾ ਰਿਹਾ ਬਾਂਸ ਨਾਂ ਬੱਜੇ ਗੀ ਬੈ3ਰੀ...।” ਚੌਥੇ ਨੇ ਹੱਥ 
'ਚ ਫੜੀ ਸਿਗਰਟ ਦਾ ਸੂਟਾ ਖਿੱਚਦੇ ਹੋਏ ਕਿਹਾ । 

ਕੋਈ ਕੋਈ, ਟਾਵਾਂ ਟਾਵਾਂ ਬੋਦਾ ਅਜਿਹਾ ਵੀ ਦਿਖਾਈ ਦੇ ਰਿਹਾ ਸੀ ਜਿਸਦੇ ਅਨ- 
ਗਿਣਤ ਢਿੱਡ ਲੱਗੇ ਹੋਏ ਸਨ । 

“ਇਹ ਬਹੁਤੇ ਢਿੱਡਾਂ ਵਾਲੋ ਬੈਦੇ ...?" 

ਦੋਸ਼ ਦਾ ਸਭ ਕੁਝ ਇੱਥੋ“ ਤੱਕ ਕਿ ਅਨਾਜ, ਕਪਾਹ, ਸੀਮਿੰਟ, ਲੋਹਾ, ਘੀ, ਖੰਡ, 
ਕੋਲਾ ਖਾ ਕੇ ਵੀ ਇਹਨਾਂ ਦੀ ਭੁੱਖ ਨੀ ਮਿੱਟਦੀ । ਹਾਜ਼ਮਾ ਜੁ ਤੇਜ਼ ਹੋ ਗਿਐ । ਇਸ ਲਈ 
ਬਾਕ ਸਾਰੀ ਜਨਤਾ ਦੇ ਢਿੱਡ ਇਹਨਾਂ ਅੱਠ ਨੌਂ' ਬੈਦਿਆਂ ਨੂੰ ਦੇ ਦਿੱਤੇ ਗਏ ਨੇ । ਹੈ ਨਾ 
ਪੂਰਾ ਕੌਮਨਿਜ਼ਮ ? ਹਰ ਇਕ ਨੂੰ ਲੌੜ ਅਨੁਸਾਰ ।'' ਚੌਥੇ ਨੇ ਅੱਖਾਂ ਮਟਕਾਉ'ਦਿਆਂ 
ਦੱਸਿਆਂ । 

ਲੌਕਾਂ ਦੇ ਕੱਦ ਬੌਨੇ ਹੋ ਗਏ ਸਨ । ਹਰ ਇਕ ਦੀਆਂ ਅੱਖਾਂ 'ਚ ਗਿਰਗਟ ਦਾ 
ਆਲੂਣਾ ਤੇ ਹੱਥਾਂ 'ਚ ਬਲੋਂਡ ਫੜ੍ਹਿਆ ਹੋਇਆ ਸੀ । 

“ਇਹਨਾਂ ਦੇ ਕੱਦ.-.ਬਲੇਡ...?"' 

“ਅਸੀਂ ਕਾਫ਼ੀ ਜੱਦੋਜਹਿਦ ਪਿਛੋ ਇਕ ਨਵੀ' ਨਸਲ ਤਿਆਰ ਕੀਤੀ ਐ ਜੋ ਇਕ 
ਦੂਜੇ ਨੂੰ ਮੁੰਨਣ 'ਚ ਕਾਫ਼ੀ ਹੋ ਸ਼ਿਆਰ ਐ, ਮਤਲਬੀ ਤੇ ਗਿਰਗਟ ਵਾਂਗ ਰੈਗ ਬਦਲਨ 
ਵਾਲੀ !...। ਤੇ ਚੌਥਾ ਫਿਰ ਠਹਾਕਾ ਮਾਰ ਕੇ ਹੱਸ ਪਿਆਂ । 

ਰਾਜਧਾਨੀ ਦੀ ਹਰ ਨੁੱਕਰੋ' ਚੀਕਾਂ, ਸ਼ੋਰ, ਹੌਕੇ ਅਤੇ ਹਿਚਕੀਆਂ ਦੀਆਂ ਰਲਵੀਆਂ 
ਮਿਲਵੀਆਂ ਆਵਾਜ਼ਾਂ ਆ ਰਹੀਆਂ ਸਨ । 

` “ਇਹ ਕਿਹਾ ਸ਼ੌਰ ਐ ?” 

ਇਹ ਮਹਾਂਨਗਰ ਦਾ ਸੰਗੀਤ ਐ । ਤੁਹਾਨੂੰ 'ਰਘ੍ਰਪਤੀ ਰਾਘਵ ਰਾਜਾ ਰਾਮ' ਰਟਣ 
ਵਾਲਿਆਂ ਨੂੰ ਇਹ ਅਜੇ ਸਮਝ ਨਹੀਂ ਆ ਸਕਦਾ ।'' ਚੌਥੇ ਨੇ ਬਲਦੀ ਹੋਈ ਸਿਗਰਟ ਦਾ ਟੋਟਾ 
ਭੀੜ ਦੇ ਪੈਰਾਂ 'ਚ ਸੁੱਟਦਿਆਂ ਕਿਹਾ । 

ਰਾਜਧਾਨੀ 'ਚ ਨੰਗ ਮੁੰਨਗੀਆਂ ਔਰਤਾਂ ਦੀ ਸੌਦੇਬਾਜ਼ੀ ਚੱਲ ਰਹੀ ਸੀ ਜਿਹਨਾਂ ਦੇ 
ਚਿਹਰੇ ਅਤੇ ਛਾਤੀਆਂ 'ਤੇ ਨਹੁੰਦਰਾਂ ਦੇ ਜ਼ਖ਼ਮ ਹੋਏ ਹੋਏ ਸਨ । ਬੱਚਿਆਂ ਦਾ ਲਹੂ ਸਰਿਜਾਂ 
ਨਾਲ ਕੱਢ ਕੇ ਬੋਤਲਾਂ ਚ ਭਰਿਆ ਜਾ ਰਿਹਾ ਸੀ । ਚੀਜ਼ਾਂ ਤੋਂ“ ਬਗੈਰ ਹੀ ਕਰੋੜਾਂ ਦੇ ਲੈਣ 
ਦੇਣ ਹੋ ਰਹੇ ਸਨ । ਤਿੰਨੇ ਦੇਖਦੇ ਤਾਂ ਕੋਈ ਅੱਖਾਂ 'ਤੇ ਹੱਥ ਧਰ ਲੈਦਾ, ਕੋਈ ਮੂੰਹ 'ਤੇ ਅਤੇ 
ਕੋਈ ਕੰਨਾਂ 'ਚ ਉੱ'ਗਲੀਆਂ ਦੇ ਲੈ'ਦਾ । 


20 ਸਿਰਜਣਾ 


ਤੁਰਦੇ ਫਿਰਦੇ ਉਹ ਇਕ ਵੱਡੇ ਸਾਰੇ ਭਵਨ ਮੂਹਰੇ ਜਾ ਖਲੋਤੇ । ਚੌਥੇ ਨੂੰ ਬਾਹਰ ਖੜ੍ਹੇ 
ਦਰਬਾਨ ਨੇ ਖਿੱਚ ਕੇ ਸਲੂਟ ਮਾਝਿਆ ਤੇ ਚਾਰੇ ਅੰਦਰ ਲੰਘ ਗਏ । 

'ਇਹ ਮਕਾਨ ਐ ਕਿ ਸ਼ੀਸ਼ ਮਹਿਲ $'' 

“ਇਰੀ 'ਕੱਲਾ ਨੀ ਉਹਦਾ, ਇਹੋ ਜਿਹੇ ਦਰਜਨਾਂ ਹੋਰ ਨੇ...।" ਚੌਥੇ ਨੇ ਹੱਸ ਕੇ 
ਕਿਹਾ । 

“ਹੈ'...? ਹੈ”... ਤਿੰਨਾਂ ਨੂੰ ਜਿਵੇ' ਬੇਹੋਸ਼ੀ ਆ ਗਈ ਹੋਵੇ । 

ਅੰਦਰ ਕੋਈ ਮਹਿਫ਼ਲ ਚੱਲ ਰਹੀ ਸੀ । ਇਕ ਕਸੇ ਅਤੇ ਤਣੇ ਹੋਏ ਚਿਹਰੇ ਵਾਲਾ 
ਲੰਬੜ ਜਿਹਾ ਬੈਦਾ ਅੱਖਾਂ 'ਚੋਂ ਚੈਗਿਆੜੇ ਛੱਡ ਰਿਹਾਂ ਸੀ । 

“ਇਹ ਤਾਂ ਕਿਤੇ...?” ਤਿੰਨੇ ਆਪਣੇ ਆਪਣੇ ਦਿਮਾਗ਼ 'ਤੇ ਜ਼ੋਰ ਦੇਣ ਲੱਗੇ । 

“ਉਇ, ਇਹ ਤਾਂ ਘਾਮੈ”...।" ਅਚਾਨਕ ਇਕ ਨੇ ਕਿਹਾ । 

“ਉਹੀ ਸੁਕੜ੍ਹ ਘਾਮਾ ? ਹੁਣ ਤਾਂ ਆਏ' ਲੱਗਦੈ ਜਿਵੇ ਡਨਲੱਪ ਦੇ ਪੰਪ ਨਾਲ ਫੂਕ 
ਭਰੀ ਹੋਈ ਹੋਵੇ । ਇਹ ਤਾਂ ਮਹਾਤਮਾ ਦੇ ਸਭ ਤੋ ਵਧੀਆ ਚੇਲਿਆਂ `ਚੋਂ ਹੁੰਦਾ ਸੀ । 
ਦੇਸ਼ 'ਚੋ' ਗਰੀਬੀ ਦੀ ਜੜ੍ਹ ਮੁਕਾਉਣ ਦਾ ਨਾਹਰਾ ਲਾਉਣ ਵਾਲਾ ਫੱਕਰ |” 

“ਅੱਜ ਕੱਲ ਇਹ ਲੋਹੇ ਦਾ ਵਪਾਰੀ ਬਣ ਗਿਐ । ਕੋਟੇ, ਪਰਮਿਣਾਂ ਤੇ ਲੌਹ' ਖਾਂਦੈ, 
ਹਾ ਪਹਿਨਦੈ ਤੇ ਲੋਹਾ ਈ ਪੀੱ'ਦੈ ?” 1 ਦਿਖਦਾ ਨੀ ਕਿਮੇ' ਲੋਹੇ ਅਰਤੀ ਸ਼ਕਲੀ ਹੋ ਗੀ 


2 2 


“ਲੋਹਾ ਵੀ ਖਾਧਾ ਜਾ ਸਕਦੈ ?'' ਤਿੰਨਾਂ 'ਚੋ' ਇਕ ਨੇ ਪੁੱਛਿਆ । 

"ਮਹਾਤਮਾ ਦੀ ਮੌਤ ਤੋਂ ਬਾਦ ਕੀ ਕੁਸ਼ ਨ) ਖਾਧਾ ਜਾਣ ਲੱਗਾ ? ਲੌਹਾ, ਕੌਲਾ, 
ਸੀਮਿੰਟ, ਸਟੀਲ ਪਲਾਂਟ, ਥਰਮਲ ਪਲਾਂਟ, ਡੈਮ ਤੇ...ਤੇ-- ।'' ਚੌਥੇ ਨੇ ਫਿਰ ਦਿਲ 
ਕੌਬਾਉ ਠਹਾਕ' ਮਮੱਰਆਂ । 

ਘਾਮੇ ਨੇ ਚਾਰਾਂ ਲਈ ਵਿਸਕੀ ਦੇ ਗਲਾਸ ਮੰਗਵਾਏ । ਚੌਥੇ ਨੇ ਤਾਂ ਖੜੇ ਖੜੇ ਈ 
ਆਪਣਾ ਪੈੱਗ ਅੰਦਰ ਸਿੱਟ ਲਿਆ ਪਰ ਤਿੰਨਾਂ ਨੇ ਨਾਂਹ 'ਚ ਸਿਰ ਹਿਲਾ ਦਿੱਤੇ । 

ਮਨੁਸ਼ਾ ਤਾਂ ਪਾਪ ਐ...ਮਹਾਤਮਾ ਕਿਹਾ ਕਰਦਾ ਸੀ...?" ਤਿੰਨੇ ਬੋਲੇ । 

“ਕਿਹੜਾ ਪਾਪ ਉਇ...ਮ੍ਰਾਤਮਾ ਨੂੰ ਪੰਜ ਸੌ ਸਾਲ ਪਹਿਲਾਂ ਜੰਮਣਾ ਚਾਹੀਦਾ ਸੀ 
ਇਹੋ ਜੇ ਫ਼ਜ਼ੂਲ ਆਦਰਸ਼ ਕਾਇਮ ਕਰਨ ਲਈ । ਰਾਕੇਟ ਦੇ ਯੁੱਗ 'ਚ ਮ੍ਰਾਤਮਾ ਨੂੰ ਹੁਣ 
ਕੋਈ ਖੋਟੀ ਪੌਲ] ਪਿੱਛੇ ਨੀ ਪੁੱਛਦਾ ।” ਘਾਮੇ ਨੇ ਆਪਣਾ ਪੈੱਗ ਅੰਦਰ ਸੁੱਟਦਿਆਂ ਕਿਹਾ । 
ਉਸ ਦੀਆਂ ਅੱਖਾਂ 'ਚੋਂ` ਫਿਰ ਚਿੰਗਾਰੀਆਂ ਉੱਗਣ ਲੱਗ ਪਈਆਂ ਸਨ । 

“ਫਲਾਣਾ ਆਪਣਾ ₹ਸ਼ ,ਣ ਨੰਬਰ ਇਕ ਐ...।" 

“ਦੀਕਣਾ ਆਪਣੇ ਬਣੇ ਬਣਾਏ ਕੌਮ 'ਚ ਲੱਤ ਅੜਾ ਰਿਹੈ. ..।" 

“ਵੱਢ ਦਿਉ ਲੱਤਾਂ...” 

“ਜ਼ੁੱਕ ਦਿਉ ਘੋਗਾ...”” 

“ਪਾ ਦਿਉ ਮੋਛੇ..." 

ਮਹਿਫ਼ਲ ਦੀਆਂ ਗੱਲਾਂ ਸੁਣ ਸੁਣ ਤਿੰਨੇ ਹੈਰਾਨ ਪਰੇਸ਼ਾਨ ਹੋ ਗਏ । 


ਸਿਰਜਣਾ 90 


੨ 


ਨਸ਼ਾ...ਅਹਿੰਸਾ...। ਚਲੋ ਇੱਥੋ" ਚੱਲੀਏ...।” ਤੇ ਤਿੰਨੇ ਚੋਥੇ ਨੂੰ ਇਸ਼ਾਰਾ ਕਰ ਕੇ 
ਝੁਰ ਪਏ । 

ਮਹਿਫ਼ਲ ਦੇ ਠਹਾਕੇ ਕਿੰਨੀ ਦੇਰ ਤੱਕ ਉਹਨਾਂ ਦੀਆਂ ਪਿੱਠਾਂ 'ਚ ਬੱਜਦੇ ਰਹੇ । 

ਫਿਰ ਉਹ ਤੇਜ਼ ਚਾਲ ਸਿੰਘ ਕੋਲ ਗਏ । ਇਹ ਉਹੀ ਸੀ ਜੋ ਮਹਾਤਮਾ ਨਾਲ ਪਿੰਡ 
ਪਿੰਡ ਪੈਦਲ ਜਾਇਆ ਕਰਦਾ ਸੀ ਪਰ ਹੁਣ ਉਸ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾਣ ਦੇ 
ਪਰਮਿਟ ਲੈ ਲਏ ਸਨ ਤੇ ਹੁਣ ਉਸਦੀ ਸ਼ਕਲ ਵੀ ਸ਼ਿਕਾਰੀ ਬਿੱਲੋ ਨਾਲ ਮਿਲਣ ਲੱਗ 
ਪਈ ਸੀ । ਅੱਖਾਂ 'ਚੋਂ ਲਹੂ ਚੋਅ ਰਿਹ' ਸੀ । ਉਹਦੇ ਘਰ ਬੈਠੇ ਬੈਦੇ ਵੀ ਕਈ ਤਰ੍ਹਾਂ ਦੀਆਂ 
ਗੱਲਾਂ ਕਰ ਰਹੇ ਸਨ । ਕਿਸੇ ਕੱਚੀ ਉਮਰ ਦੀ ਕੁੜੀ ਨੂੰ ਫਲਾਣੇ ਮੰਤਰੀ ਕੋਲ ਪੇਸ਼ ਕਰਨ 
ਦੀਆਂ, ਕਿਸੇ ਵਿਰੋਧੀ ਧਿਰ ਵਾਲੇ ਉਤੋ` ਦੀ ਬੱਸ ਲੰਘਾ ਦੇਣ ਦੀਆਂ, ਢੀਕਣੇ ਅਫ਼ਸਰ ਨੂੰ 
ਮੁੱਲ ਲੋਣ ਦੀਆਂ । 

“ਅਹਿੰਸਾ ਪਰਮੌ ਧਰਮਾ” ਕਹਿ ਤਿੰਨੇ ਉਥੋ' ਵੀ ਖਿਸਕ ਗਏ । 

ਉਹ ਕਈ ਥਾਂਈ ਗਏ ਤੇ ਸਭ ਜਗ੍ਹਾ ਇਹੀ ਹਾਲ ਸੀ । ਸਾਰਾ ਦਿਨ ਤੁਰਦੇ ਫਿਰਦੇ 
ਬੁਰੀ ਤਰ੍ਹਾਂ ਥੱਕ ਚੁੱਕੇ ਸਨ । ਉਹਨਾਂ ਸਾਰ' ਦਿਨ ਪਾਣੀ ਦੀ ਘੁੱਟ ਤੱਕ ਨਹੀ ਪੀਤੀ ਸੀ । 
ਹਲਕ ਖੁਸ਼ਕ ਹੋ ਗਿਆ ਸੀ । 

“ਕਿਤੋਂ ਪਾਣੀ ਦੀ ਘੁੱਟ...?'' ਤਿੰਨਾਂ ਨੇ ਲਗਭਗ ਡਿੱਗਦੇ ਹੋਏ ਕਿਹਾ । 

“ਪਾਣੀ ! ਸ਼ਰਬਤ ਪਿਆਉਣੇ' ਆਂ ਥੋਨੂੰ ਫ਼ਰਿਜ 'ਚ ਲੱਗਿਆ ਹੋਇਆ ।'' ਤੇ ਉਹ 
ਨਾਲ ਦੀ ਇਮਾਰਤ 'ਚ ਚਲੇ ਗਏ । ਅੰਦਫ ਇਕ ਤਿੱਖੇ ਨੌਣ ਨਕਸ਼ਾਂ ਵਾਲੀ ਪਿਆਰੀ 
ਜਿਹੀ ਔਰਤ ਦੀ ਮਿੱਠੀ ਮੁਸਕਾਨ ਨੇ ਉਹਨਾਂ ਦਾ ਸਵਾਗਤ ਕੀਤ' । ਤਿੰਨਾਂ ਦੀਆਂ ਪੀਲੀ- 
ਆਂ ਯਰਕਾਨ ਮਾਰੀਆਂ ਅੱਖਾਂ 'ਚ ਪਲ ਦੀ ਪਲ ਲਾਲੀ ਝਲਕ ਪਈ । 

“ਇਹਨਾਂ ਨੂੰ ਠੰਡਾ ਠਾਰ ਸ਼ਰਬਤ ਪਿਆਉ...ਸੋਮਰਜ ਵਰਗਾ-..।” ਚੌਥੇ ਨੇ ਔਰਤ 
ਨੂੰ ਹੁਠਮੀਆਂ ਲਹਿਜੇ 'ਚ ਕਿਹਾ । ਚਾਰੇ ਇਕ ਗੋਲ ਕਮਰੇ 'ਚ ਚਲੋ ਗਏ । ਉੱਥੇ ਹੋਰ 
ਮੂਰਤਾਂ ਤੋ ਇਲਾਵਾ ਇਕ ਬ੍ਰੰਜੇ ਮਹਾਤਮਾ ਦੀ ਤਸਵੀਰ ਵੀ ਲੱਗੀ ਹੋਈ ਸ। । 
ਤਿੰਨਾਂ ਨੇ ਪਲ ਦੀ ਪਲ _ਚੋਰ ਅੱਖ ਨਾਲ ਮਹ/ਤਮਾ ਦੀ ਤਸਵੀਰ ਵੱਲ ਵੇਖਿਆ 
ਪਰ ਫਿਰ ਉਦੋ ਹੀ ਸੁੱਕੇ ਪੈਪੜੀ ਜੰਮੇ ਬੁਲ੍ਹਾਂ 'ਤੇ ਵਾਰ ਵਾਰ ਜੀਭ ਫੇਰਦੇ ਹੋਏ 
ਔਰਤ ਅਤੇ ਸ਼ਰਬਤ ਦੋਵਾਂ ਦੀ ਬੇਸਕਰੀ ਨਾਲ ਉਡੀਕ ਕਰਨ ਲੱਗ ਪਏ । ਉਹੋ ਔਰਤ 
ਕਮਰੇ ਦਾ ਪਰਦਾ ਹਟਾਉ'ਦੀ, ਬਲਾਊਜ਼ ਦੀਆਂ ਤਣੀਆਂ ਢਿੱਠੀਆਂ ਕਰਦੀ ਤੇ 
ਮੁਸਕਾਨ ਵਿਖੇਰਦੀ ਸ਼ਰਬਤ ਦੇ ਉੱਪਰ ਤੱਕ ਭਰੇ ਹੋਏ ਗਿਲਾਸ ਲੈ ਆਈ । ਪਿਆਸ ਨਾਲ 
ਖੁਸ਼ਕ ਹੋਏ ਗਲੋਂ ਤਰ ਹੋ ਗਏ । ਬੁਲ੍ਹਾਂ ਤੇ ਜੈਮੀ ਪੇਪੜੀ ਪਲ ਦੀ ਪਲ ਸ਼ਰਬਤ ਦੀ ਮਿਠਾਸ 
'ਚ ਡੁੱਬ ਗਈ । ਔਰਤ ਦੀ ਗੁਲਾਬੀ ਮੁਸਕਰਾਹਟ ਤਿੰਨਾਂ ਦੀਆਂ ਅੱਖਾਂ 'ਚ ਤੈਰਨ ਲੱਗ 
ਪਈ ਸੀ । ਸ਼ਰਬਤ ਦਾ ਜਲੋ ਤਿੰਨਾਂ ਦੇ ਚਿਹਰਿਆਂ 'ਤੇ ਫੇਲਣਾ ਸ਼ੁਰੂ ਹੋ ਗਿਆ ਸੀ । ਔਰਤ 
ਉਹਨਾਂ ਦੇ ਨਾਲ ਸਟ ਕੇ ਸੌਫ਼ੇ 'ਤੇ ਹੀ ਬਹਿ ਗਈ ਸੀ । ਤਿੰਨੇ ਜਿਵੇ ਪੋਹ ਮਾਘ ਦੇ 
ਮਹੀਨੇ ਨਿੱਘੀ ਹੋਈ ਰਜ਼ਾਈ 'ਚ ਜਾ ਵੜੇ ਹੋਣ । ਸ਼ਰਬਤ ਦਾ ਰੈਗ ਉਘੜਨ ਲੱਗ ਪਿਆਂ 


ਸੀ। ਉਹਨਾਂ ਦੀਆਂ ਅੱਖਾਂ 'ਚ ਵਰ੍ਹਿਆਂ ਤੋ ਬੈਠੀ ਪਿਲੱਤਣ ਕਿਧਰੇ ਅਲੋਪ ਹੋ ਗਈ 


23 ਸਿਰਜਣਾ 


ਸੀ । ਤਿੰਨਾਂ ਦੇ ਸਰੀਰ 'ਚ ਨਵੀ" ਫੁਰਤੀ ਜਿਹੀ ਉੱਗ ਰਹੀ ਸੀ । 

ਮਹਾਤਮਾ ਠੀਕ ਕਹਿੰਦਾ ਸੀ ਨਸ਼' ਬੁਰੀ ਚੀਜ਼ ਐ...।" ਚੌਥੇ ਨੇ ਚੁਸਕੀ ਲਈ । 

'ਨਹੀਂ”...ਨਹੀਂ...ਮਹਾਤਮ' ਝੂਠ ਕਹਿੰਦਾ ਤੀ ! ਅਚਾਨਕ ਤਿੰਨਾਂ ਦੇ ਮੂੰਹੋ" 
ਨਿਕਲ ਗਿਆ । 

ਇਹ ਤਾਂ ਅੰਥਰਤ ਐ ਅੰਬਰਤ...ਦਿਉਤਿਆਂ ਦੇ ਪੀਣ ਦੀ ਵਸਤ...!" ਤਿੰਡੇ 
ਹੁਣ ਝੂਮ ਝੂਮ ਸਿਰ ਹਿਲਾ ਰਹੇ ਸਨ । 

ਮਹਾਤਮਾ ਦਾ ਆਦਰਸ਼ ਅਹਿੰਸਾ ਪਰਮੋਂ ਧਰਮ ਮਹਾਨ ਸੀ !' ਚੌਥੇ ਨੇ ਔਰਤ ਵੱਲ 
ਵੇਖ ਅੱਖਾਂ ਮਟਕਾ ਕੇ ਕਿਹਾ । 

ਤਿੰਨੇ ਹੁਣ ਪੂਰੀ ਜਲੋਂ 'ਚ ਆ ਗਏ ਸਨ । ਅੱਖਾਂ 'ਚ ਲਾਲ ਲਾਲ ਡੋਰੇ ਉੱਠ 
ਪਏ ਸਨ । 

''ਐਸੀ ਤੈਸੀ...ਅਇੰਸਾ...ਧਮੋ ਧ...ਮਾਂ ਦੀ...!” ਤੇ ਤਿੰਨਾਂ ਨੇ ਆਪਣੇ ਖਾਲੀ 
ਗਿਲਾਸ ਚੁੱਕ ਕੇ ਮਹਾਤਮਾ ਦੀ ਤਸਵੀਰ ਵੱਲ ਵਗਾਹ ਮਾਰੇ । ਮਹਾਤਮਾ ਦੀ ਤਸਵੀਰ ਦਾ 
ਚੌਖਣਾ ਲੁੜ੍ਹਕ ਕੇ ਕੈਧ ਨਾਲ ਇਉ” ਲਟਕਣ ਲੱਗ ਪਿਆ ਜਿਵੇ ਕਿਸੇ ਬੰਦੇ ਨੂੰ ਫਾਂਸੀ 
ਦਿੱਤੀ ਗਈ ਹੋਵੇ। 

“ਮ੍ਰਾਹਤਮਾ ਨੇ ਸੱਚ ਦਾ ਉਪਦੇਸ਼ ਦਿੱਤਾ ਸੀ...!" ਚੌਥੇ ਨੇ ਫਿਰ ਚੁਸਕੀ ਲਈ ! 

''ਸੱਚ ਦਾ 'ਪਦੇਸ਼ ਨੀ...ਭੁੱਖ ਨੰਗ ਨਾ' ਲੜਣ ਨੀ...ਸਲਾਹ...!" ਤੇ ਤਿੰਨੇ 
ਘਸੀਟ ਜਿਹੀ ਮਾਰ ਕੇ ਔਰਤ ਦੇ ਬਿਲਕੁਲ ਨਾਲ ਲੱਗ ਗਏ ! 

''ਵੈਸੇ ਮ੍ਰਾਤਮਾ ਮ੍ਰਾਨ ਆਦਮੀ ਸੀ...ਮ੍ਰਾਨ...!"" ਚੋਥੇ ਨੇ ਸ਼ਰਾਰਤ ਭਰੀ ਮੁਸਕਰਾਹਟ 
ਵਿਖੋਰਦੇ ਹੋਏ ਬੁਲ੍ਹ ਟੁੱਕਦੇ ਹੋਏ ਕਿਹਾ ! 

ਸੁਆਹ ਤੇ ਖੇਹ ਮ੍ਰਾਨ ਤੀ । ਨਾ ਸਾਰੀ ਉਮਰ ਆਪ ਚੱਜ ਦਾ ਟੈਮ ਕੱਟਿਆ 
ਤੇ ਨਾਂ ਈ ਸਾਨੂੰ ਚੱਜ ਦਾ ਕੁਸ ਦੇਖਣ, ਸੁਣਨ ਤੇ ਬੋਲਣ ਦਿੱਤਾ !' ਤਿੰਨਾਂ ਕੇ ਬੜੀ ਹੀ 
ਘਿਰਣਾ ਨਾਲ ਆਖਿਆਂ ਤੇ ਲੱਤਾਂ ਪਸਾਰ ਉਥੇ ਸੋਫ਼ਿਆਂ 'ਤੇ ਹੀ ਟੇਢੇ ਰੋ ਗਏ ! ਚੌਥਾ 
ਬਾਂਦਰ ਮਹ'ਤਮਾ ਦੀ ਉੱਖੜੇ ਚੌਖਟੇ ਵਾਲ) ਤਸਵੀਰ ਵੱਲ ਵੇਖ ਵੇਖ ਮੁਸਕਰਾ ਰਿਹਾ ਸੀ ! 

(2, ਕਿਸ਼ਨਪੁਰਾ, ਮੋਗਾ, ਜ਼ਿਲਾ ਫ਼ਰੀਦਕੋਟ] 


ਸਿਰਜਣਾਂ 23 


ਪਰਦਿਆਂ ਵਾਲੇ ਘਰ ਸਨ 
ਹਰ ਕੌਧ 

ਵਿੰਗ ਵਲੱ'ਵੇ' ਖਾਂਦੀ 

ਇੱਕ ਦੂਜੀ ਤੋ" ਭੇਦ ਛੁਪਾਂਦੀ 
ਇੱਕ ਦੂਜੀ ਦੇ ਕੋਲ ਖੜੀ ਸੀ । 


ਜਦ ਕਿਧਰੇ ਕੋਈ ਪਰਛਾਵਾਂ 
ਪਰਦੇ ਤੇ ਦੀਵਾਰ ਵਿਚਾਲੇ 
ਦਿਸਦੀਆਂ ਝੀਥਾਂ ਕੋਲ ਖੜੋਕੇ 
ਕਮਰੇ ਦੇ ਵਿਚ ਝਾਕਣ ਲੱਗਦਾ 
ਤਾਂ ਕੋਧਾਂ ਦੇ ਹੱਥ ਇਸ਼ਾਰੇ ਕਰਦੇ 
ਕਮਰੇ ਦੀ ਹਰ ਸ਼ੈ ਨੂੰ 

ਕੌਧਾਂ ਦੇ ਵਲ-ਵਿੰਗ ਦੇ ਉਹਲੋਂ 

ਹੋ ਜਾਵਣ ਦੀ ਕਹਿ ਦਿੰਦੇ ਸਨ । 


ਤੌਰ ਤਰੀਕੇ ਦੇ ਨਾਂ ਹੇਠਾਂ 

ਇੱਕ ਕੈਧ ਤੋ" ਦੂਜੀ ਕੌਧ ਤੀਕਰ 
ਪੌੜੀ ਤੋ' ਪੌੜੀ ਦਾ ਅੰਤਰ 
ਮਾਯੂਸੀ ਤੋ` ਮੁਸਕਾਵਣ ਤੱਕ 
ਕਿੰਨਾਂ ! ਕੁਝ ਸੀ 

ਜੋ ਹਰ ਘਰ ਦੀ 

ਹੋਂਦ ਦੁਆਲੇ ਘੁੰਮ ਰਿਹਾ ਸੀ 


24 


ਫਤਿਹ ਜੀਤ 


ਚੰਡੀਗੜ੍ਹ 


ਤੇ...ਮੈ...ਕਮਲਾਂ 
ਕੌਧਾਂ ਦੀ ਇਸ ਸ਼ੈਲੀ ਤੋਂ” ਨਾਵਾਕਿਫ਼ 
ਆਪਣੇ ਤਨ ਦੀ ਮਿੱਟੀ ਬਾਰੇ ਸੋਚ ਰਿਹਾ ਸਾਂ 
ਜਿਸ ਦਾ ਕਣ ਕਣ 
ਸ਼ਬਦਾਂ ਤੇ ਅਰਥਾਂ ਵਿਚਕਾਰ 
ਇੰਜ ਖੜ ਸੀ 
ਜਿਵੇ' ਕੋਈ ਅੱਧ ਟੁੱਟਿਆ ਅੱਖਰ 
ਸੋਚ 'ਤੇ ਭਾਰੂ ਹੋ ਖੜਦਾ ਹੈ, 
ਜਿਸ ਨੂੰ ਪੜ੍ਹਨਾ ਜਾਂ ਨ ਪੜ੍ਹਨਾ 
ਬਹੁਤ ਜਰੂਰੀ ਤਾਂ ਨਹੀ" ਭਾਵੇ” 
ਫਿਰ ਵੀ ਪੜ੍ਹਨਾ ਹੀ ਪੈਦਾ ਹੈ । 
ਤਦ ਵੀ ਮੈਨੂੰ ਇੰਜ ਲਗਦਾ ਸੀ 
ਕਿ ਕਿਧਰੇ ਕੌਧਾਂ ਨ ਆਖਣ-- 
ਇਸ-,ਨੂੰ ਤਾਂ ਤੁਰਨਾ ਨਹੀ" ਆ ਡੇੱਦਾ 
ਇਹ ਤਾਂ ਭੀੜ 'ਚ ਜੀ ਨਹੀ” ਸਕਦਾ, 
ਇਹਨੇ ਤਾਂ -- 
ਦੀਵਾਰਾਂ ਦੀ ਪਰਿਭਾਸ਼ਾ ਤੱ ਡਰ ਜਾਣਾ ਹੈ। 
ਇਕ ਸਾਧਾਰਨ ਦੋ ਕੰਨਾਂ, ਦੋ ਅੱਖਾਂ ਵਾਲਾ 
ਏਸ ਸ਼ਹਿਰ ਵਿੱਚ ਕ। ਜੀਵੇਗਾ ? 
ਜਿੱਥੇ ਦਾ ਇਕ ਆਮ ਮਨੁੱਖ ਵੀ 
ਦਸ ਦਸ, ਵੀਹ ਵੀਹ ਹੱਥ ਰਖਦਾ ਹੈ । 
ਚਾਹ ਚੁਫ਼ੇਰੇ ਅੱਖ ਰਖਦਾ ਹੈ । 
[ਸ਼ਾਹਕੋਟ, ਜ਼ਿਲਾ ਜਲੰਧਰ] 


ਸਿਰਜਣਾ 


ਹਰਪ੍ਰੀਤ ਸਿੰਘ 


ਹੌਲੀ ਹੌਲੀ ਸਰਕਦੀ ਧੁੱਪ 


ਸ਼ਹਿਰ ਤਰੇਲ ਵਿਚ ਭਿਜਿਆ ਪਿਆ ਸੀ ਅਤੇ ਸ਼ਹਿਰ ਦੇ ਵਸਨੀਕ ਨਿੱਘੀਆਂ 
ਰਜ਼ਾਈਆਂ ਵਿਚ ਸਿਆਲ ਦੀਆਂ ਲੰਮੀਆਂ ਰਾਤਾਂ ਦੇ ਅਖੀਰਲੇ ਪਹਿਰ ਪਲਸੇਟੇ ਮਾਰ ਰਹੇ 
ਸਨ । ਧੁੰਦ ਪੁੰਨਿਆਂ ਦੀ ਚਾਨਣੀ ਵਾਂਗ ਪਸਰੀ ਹੋਈ ਸੀ । ਹਵਾ ਚੁ੫ ਸੀ, ਦਰੱਖਤ ਸੁੱਤੇ 
ਪਏ ਸਨ ਤੇ ਉਨ੍ਹਾਂ ਦੇ ਪੱਤਿਆਂ ਤੋ' ਪਾਣੀ ਤਿ੍‌ਪ ਤਿਰਿਪ ਕਰਕੇ ਥੱਲੋਂ ਸਿੱਲ੍ਹੋ ਮੁਸ਼ਕੇ ਹੋਏ 
ਘਾਹ ਉਤੇ ਨੁਚੜ ਰਿਹਾ ਸੀ । ਮਰਕਰੀ ਲ'ਈਟਾਂ ਦੇ ਨਿੱਜ ਚਾਨਣ ਵਿਚ ਚੌਕੀਦਾਰ ਚੇ 
ਫੌਜੀ ਬੂਟ ਦਮੇ ਦੇ ਮਰੀਜ਼ ਦੀ ਛਾਤੀ ਵਾਂਗ ਘਰਕਦੇ ਹੋਏ ਗਿੱਲੀ ਸੜਕ ਨਾਲ ਜਦੋਜਹਿੰਦ 
ਕਰ ਰਹੇ ਸਨ ਅਤੇ 'ਖਬਰਦਾਰ' ਦੀ ਆਵਾਜ਼ ਪਿਛੋ" ਉਸ ਦੀ ਖੰਘ ਦੀ ਆਵਾਜ਼ ਜ਼ਿਆਦਾ 
ਸੁਣਦੀ ਸੀ । ਪਿੰਡ ਇਸ ਸਮੇ” ਪੂਰਨ ਤੋਰ ਤੇ ਜਾਗ ਗਏ ਹੁੰਦੇ ਹਨ ਪਰ ਸ਼ਹਿਰ ਜਾਗਦਾ 
ਹੋਇਆ ਨਿੱਸਲ ਪਿਆਂ ਸੀ । ਕੇਵਲ ਦੁੱਧ ਵਾਲੇ ਤੇ ਅਖਬਾਰਾਂ ਵਾਲੋਂ ਮੂੰਹ ਸਿਰ ਵਲ੍ਹੇਟੀ, 
ਵਸਨੀਕਾਂ ਦੇ ਉਠਣ ਤੋ ਪਹਿਲਾਂ ਉਹਨਾਂ ਦੀਆਂ ਮੁਢਲੀਆਂ ਲੌੜਾਂ ਦੀ ਪੂਰਤੀ ਕਰ ਰਹੇ 
ਸਨ । ਅਖਬਾਰ ਬਰਾਮਦਿਆਂ ਤੇ ਸ਼ੈਡਾਂ ਹੇਠ ਸੁਟੇ ਜਾ ਰਹੇ ਸਨ ਤੇ ਦੁੱਧ ਦੀਆਂ ਬੋਤਲਾਂ 
ਖਾਲੀ ਬੋਤਲਾਂ ਨਾਲ ਵਟਾ ਕੇ ਥਾਂ ਸਿਰ ਰੱਖੀਆਂ ਜਾ ਰਹੀਆਂ ਸਨ । 

ਅਖੀਰਲੇ ਪਹਿਰ ਦੇ ਅੱਧ ਵਿਚਕਾਰ ਉਹ ਉਠ ਬੈਠਾ । ਆਪਣੀ ਬੇਰੈਨੀ ਦਾ ਉਸਨੂੰ 
ਅਹਿਸਾਸ ਸੀ । ਉਸ ਦਾ ਹੱਥ ਬੇੱਡ ਸਵਿੱਚ ਉਤੇ ਗਿਆ ਤੇ ਟਿੱਚ ਨਾਲ ਕਮਰਾ ਜਗ 
ਪਿਆ। ਉੱਸ ਦੇ ਪੈਰਾਂ.ਵੱਲ ਡਰੈਸਿੰਗ ਟੇਬਲ ਦਾ ਵੱਡਾ ਸ਼ੀਸ਼ਾ ਉਸ ਦੀ ਸ਼ਕਲ ਦਾ ਅਕਸ 
ਦਰਸਾਉਣ ਲਈ ਐਨ ਤਿਆਰ ਸੀ, ਸਿਰਫ ਜ਼ਰਾ ਕੁ ਸਿਰ ਚੁਕਣ ਦੀ ਲੋੜ ਸੀ । ਪਰ ਉਹ 
ਥੋੜ੍ਹਾ ਨਿਵ ਗਿਆਂ । ਉਸ ਦੇ ਸਿਰਹਾਣੇ ਵਾਲੋਂ ਪਾਸੇ ਸ਼ੈਲਫ ਵਿਚਲੀਆਂ ਕਿਤਾਬਾਂ ਦਾ ਅਕਸ 
ਸ਼ੀਸ਼ੇ ਵਿਚ ਪੈ ਰਿਹਾਂ ਸੀ ਪਰ ਅੱਖਰ ਪੁਠੇ ਸਨ । ਉਸ ਨੇ ਪੜ੍ਹਨ ਦਾ ਯਤਨ ਕੀਤਾ ਪਰ 
ਅਸਮਰਥ ਰਿਹਾ। ਆਖਰ ਉਹ ਬੈਠ ਗਿਆ । ਉਸ ਦੀ ਸ਼ਕਲ ਉਸ ਦੇ ਸਾਹਮਣੇ ਸੀ। 
ਚੌੜਾ ਉਭਰਿਆ ਹੋਇਆ ਤੇ ਤਾਲ੍ਹਏ ਦੇ ਅੱਧ ਤਕ ਫੈਲਿਆ ਹੋਇਆ ਮੱਥਾ, ਸਿਰ ਉਤੇ 
ਨਿੱਕੀ ਜਿਹੀ ਜੂੜੀ, ਤਿਖੇ ਭਰਵੱਟੇ, ਲੰਮੀਆਂ ਪਲਕਾਂ, ਦਰਮਿਆਨਾ ਨੱਕ, ਕਤਰੀ ਹੋਈ 
ਦਾਹੜੀ ਤੇ ਪਹਾੜ ਵਰਗੇ ਚੌੜੇ ਚਿਹਰੇ ਉਤੇ ਦੋ ਨਿੱਕੀਆਂ ਕਾਲੀਆਂ ਅੱਖਾਂ ਜਿਨ੍ਹਾਂ ਵਿਚ 
'ਸਹਾਰਾ” ਦੇ ਰੇਗਿਸਤਾਨ ਵਾਲੀ ਵਿਸ਼ਾਲਤਾ ਤੇ ਤਪਸ਼ ਭਰੀ ਚਮਕ ਸੀ । ਬੇਹਰਕਤ ਜਿਹੇ 
ਛਿਨਾਂ ਵਿਚ ਉਸ ਨੇ ਆਪਣੀ ਸ਼ਕਲ ਨੂੰ ਫਿਰ ਵਾਚਿਆ । ਉਸ ਦੇ ਫਰਕਦੇ ਬੁੱਲ੍ਹਾਂ ਨੇ ਬੇ- 
ਆਵਾਜ਼ ਕਿਹਾ 1 ਇਹ ਹਾਂ ਮੈ, ਦਿਲਬਾਗ਼ । ਉਹ ਬਿਸਤਰੇ ਵਿਚ ਚੌਕੜੀ ਮਾਰ ਕੇ 
ਬੈਠ ਗਿਆ ਤੇ ਰਜ਼ਾਈ ਆਪਣੇ ਪਾਸੇ ਲਪੇਟ ਲਈ । ਹੁਣ ਉਸ ਦਾ ਮੂੰਹ ਕਿਤਾਬਾਂ ਵੱਲ 


ਸਿਰਜਣਾ 25 


ਸੀ । ਸ਼ੈਲਫ ਦੇ ਉਪਰ ਲੈਨਿਨ ਦਾ ਬੁੱਤ ਆਪਣੀਆਂ ਅੱਖਾਂ ਵਿਚ ਇਨਕਲ'ਬ ਭਰੀ 
ਖਲੌਤਾ ਸੀ ਅਤੇ ਉਸ ਦੇ ਨਾਲ ਮਾਰਕਸ ਦਾ ਫਰੇਮ ਕੀਤਾ ਖਿਲਰੀ ਦਾਹੜੀ ਵਾਲਾ 
ਫਿਲਾਸਫਰੀ ਚਿਹਰਾ ਜਿਹੜਾ ਆਪਣੀ ਲਿਖਣ ਮੇਜ਼ ਉਤੇ ਬੇ-ਸੁਧ ਜਿਹਾ ਝੁਕਿਆ ਹੋਇਆ 
ਸੀ । ਸ਼ੈਲਫਾਂ ਵਿਚ ਕਿਤਾਬਾਂ ਸਨ । ਤਾਲਸਤਾਏ ਤੋਂ“ ਲੈ ਕੇ ਉਸ ਦੀ ਨਜ਼ਰ ਰੂਜੀ 
ਕਲਾਸੀਕਲ ਸਾਹਿਤਕਾਰਾਂ ਦੇ ਉਪਰੋਂ" ਦੀ ਲੰਘਦੀ ਹੋਈ ਹੈਮਿੰਗਵੇ ਤਕ ਗਈ । ਮੁੜ ਘੁੰਮ 
ਕੇ ਹੇਠਲੀ ਕਤਾਰ ਵਿਚ ਹਾਰਡੀ ਤੋਂ _ਫਲਾਬੇਅਰ ਦੇ 'ਮਦਮ ਬਵਾਰੀ' ਤਕ ਗਈ 1 
ਪੁਸ਼ਕਿਨ, ਮਿਲਟਨ, ਗੁਰੂ ਨਾਨਕ, ਟੈਗੋਰ, ਰੇਣੂ, ਮੋਹਨ ਸਿੰਘ, ਸ਼ਿਵ ਅਤੇ ਉਸ 
ਦੀ ਨਜ਼ਰ ਪਾਣ ਗਈ । ਉਸ ਨੂੰ ਲੱਗਿਆ ਜਿਵੇ' ਸਭ ਟਾਈਟਲ ਇਕ ਦੂਜੇ 
ਵਿਚ ਰਲ ਗਏ ਹੋਣ । ਉਮ ਨੇ ਆਪਣੇ ਮੱਥੇ ਨੂੰ ਰਗੜਿਆ । ਨਾਲ ਦੇ _ਪਲੰਘ ਉਤੇ 
ਪਈ ਪਤਨੀ ਬਿਟ ਬਿਟ ਉਸ ਵੱਲ ਵੇਖੀ ਜਾਂਦੀ ਸੀ । ਉਸ ਨੇ ਦਿਲਬਾਗ਼ ਦਾ ਧਿਆਨ 
ਅਕੇ'ਦਰਿਤ ਕਰਨ ਲਈ ਲੰਮੀ ਉਬ'ਸੀ ਲਈ ਤੇ ਸੁਸਤ ਲਹਿਜੇ ਵਿਚ ਕੂਈ : “ਬੜੀ 
ਛੇਤੀ ਉਠ ਪਏ ਓ ।” 

ਦਿਲਬਾਗ਼ ਨੇ ਪੈਰਾਂ ਵਿਚ ਚੱਪਲਾਂ ਫਸਾਉ'ਦੇ ਹੋਏ ਬੇਹੱਦ ਅਸਾਧਾਰਣ ਢੇਗ ਨਾਲ 
ਕਿਹਾ : "'ਤੋਹ ਲੱਗੀ ਐ।'' ਅਤੇ ਉਹ ਬਾਹੀ 'ਤੇ ਕਿਤਾਬਾਂ ਵੱਲ ਮੂੰਹ ਕਰਕੇ ਬੈਠਾ ਰਿਹਾ । 

“ਰਾਤੀ' ਤੁਜੀ` ਕੋਈ ਪੀਤੀ ਤੇ ਨਹੀ ਸੀ, ਪਰ ਕੀ ਪਤਾ ਲਗਦਾ ਸਾ 

“ਹਾਂ=ਅ ਪੀਤੀ ਨੂੰ ਤਾਂ ਕਈ ਦਿਨ ਹੋ ਗਏ--ਪਰ ਤੋਹ ਲੱਗੀ ਐ ।” 

“ਹੋਰ ਕੀ ਬਕਰਾ ਖਾਧਾ ਐ ?'' ਤੇ ਉਹ ਇਕ ਮਿੰਟ ਚੁੱਪ ਰਹਿਣ ਤੋਂ ਚੁਪ ਸਹਿਣ 
ਪਿਛੋ“ ਫਿਰ ਬੋਲੀ : ਫੇਰ ਪਾਣੀ ਆਪ ਹੀ ਪੀ ਲਉਗੇ ਜਾਂ ਮੈ” ਉਠ ਕੇ ਲਿਆਵਾਂ ਦਾ 
ਪਤਨੀ ਨੇ ਵਧੀ ਹੋਈ ਠੰਢ ਦੇ ਕਈ ਕਾਰਣ ਗਿਣਾ ਦਿੱਤੇ । 

“ਨਹੀ” ਪਾਣੀ ਦੀ ਲੋੜ ਨਹੀਂ । ਉਈ' ਤੇਹ ਲੱਗੀ ਐ ।” ਉਹ ਮੁੜ ਪਤਨੀ ਵੱਲ 
ਮੂੰਹ ਕਰਕੇ ਆਪਣੀ ਰਜ਼ਾਈ ਵਿਚ ਪੈਰ ਪਸਾਰ ਕੇ ਬੈਠ ਗਿਆ । ਪਤਨੀ ਨੇ ਇਹ ਸੋਚਦਿਆਂ 
ਕਿ ਉਹ ਵਿਚਲੀ ਗੱਲ ਜਾਣ ਗਈ ਹੈ ਕਿ ਸਾਰੀ ਰਾਤ ਦੋਹਾਂ ਆਪੋ ਆਪਣੀਆਂ ਰਜ਼ਾਈਆਂ 
ਵਿਚ ਗੁਜ਼ਾਰੀ ਹੈ, ਹਮ-ਬਿਸਤਰ ਹੋਣ ਲਈ ਨਿੰਮੀ ਜਿਹੀ ਮੁਸਕਰਾਹਟ ਪਤੀ ਦੇ ਗੌਭੀਰ 
ਚੋਹਰੇ ਉਤੇ ਸੂਟੀ ਤੇ ਸਵਾਗਤੀ ਲਹਿਜੇ ਵਿਚ ਆਪਣੀਆਂ ਲੰਮੀਆਂ ਪਲਕਾਂ ਝੁਕਾ 
ਦਿੱਤੀਆਂ । 

ਨਿਆਂ ਕਿ ਤੂੰ ਸਮਝਦਾਰ ਐ' । ਪਰ ਸਾਂਡੀ ਥਾਹ ਪਾਉਣ ਜੋਗੀ ਨਹੀ” ।'' 
ਥੋੜ੍ਹਾ ਜਿਹਾ ਹਸਦੇ ਹੋਏ ਦਿਲਬਾਗ ਨੇ ਕਿਹਾ, 'ਇਰ ਤੇਹ ਤਾਂ ਨਦੀ ਦੇ ਪੱਥਰ ਵਰਗੀ 


ਉਹ ਚੁਪ ਹੋਇਆ ਬੈਠਾ ਰਿਹਾ । ਪਤਨੀ ਬਾਹਰ ਚਲੀ ਗਈ ਸੀ। ਰਸੋਈ ਵਿਚ 
ਬਾਂਡਿਆਂ ਤੇ ਪਤਨੀ ਦੀਆਂ ਚੂੜੀਆਂ ਦੀ ਛਣਕਾਰ ਉਸ ਨੂੰ ਕਦੇ ਕਦੇ ਹੀ ਸੁਝਦੀ ਸੀ । 
ਉਸ ਨੇ ਚੈਖੌਵ ਦੀ ਜੀਵਨੀ ਤੇ ਰਚਨਾਵਾਂ ਦੇ ਪਿਫੌਕੜ ਵਾਲੀ ਕਿਤਾਬ ਚੁੱਕੀ, ਟਾਈਟਲ 
ਤੇ ਪਤਲੇ, ਲੰਬੋ ਚੈਖਵ ਦੀ ਤਰਸ ਤੇ ਉਦਰੇਵੇ" ਭਰੀਆਂ ਅੱਖਾਂ ਵਾਲੀ ਫੋਟੋ ਸੀ । ਉਸ ਦੇ 
ਥੱਲੇ ਦਿਲਬਾਗ਼ ਦਾ ਆਪਣਾ ਲਿਖਿਆ ਹੋਇਅ ਸੀ . ਅਣਥੱਕ ਮਿਹਨਤੀ ਸਾਹਿਤਕਾਰ । 


26 ਸਿਰਜਣਾ 


ਸਫ਼ਿਆਂ 'ਤੇ ਚਿਤਰੀ ਚੈਖਵ ਦੀ ਜੀਵਨ ਲੀਲ੍ਹਾ ਦਾ ਇਕ ਇਕ ਦ੍ਰਿਸ਼ ਉਸ ਦੇ ਮਨ ਵਿਚ 
ਸਾਕਾਰ ਹੋ ਗਿਆ । 

ਪਤਨੀ ਪੈਰ ਘਸੀਟਦੀ ਇਕ ਹੱਥ ਸ਼ਾਲ ਦੀ ਬੁਕਲ ਵਿਚ ਲਈ ਤੇ ਦੂਜੇ ਵਿਚ 
ਅਖਬਾਰ ਫੜੀ ਕਮਰੇ ਵਿਚ ਦਾਖਲ ਹੋਈ : 

“ਲਉ ਇੰਦਰਾ ਕੈਦ ਕਰ ਲੀ, ਨਾਲੋ ਲੋਕ ਸਭ' 'ਚੋ' ਕੱਢ ਤੀ ।”' 


01 


ਪਤਨੀ ਨੋ ਆਕਸਮਾਤ ਕਿਸਮ ਦੇ ਵਕ ਨਾਲ ਪਤੀ ਨੂੰ ਹਿਲੂਣਾ ਦੇਣਾ ਚਾਹਿਆ । 

“ਚਲੋ ਪੰਦਰਾਂ ਦਿਨਾਂ ਵਿਚ ਲੋਕ ਸਭਾ ਨੇ ਇਕ ਕੰਮ ਤਾਂ ਕੀਤ/ ।'' 

ਪਤੀ ਦੇ ਇਸ ਜਵਾਬ ਵਿਚ ਪਤਨੀ ਨੂੰ ਕੋਈ ਗੱਲ ਨਾ ਸ਼੍ਰਝੀ ਤੇ ਉਹ ਅਖਬਾਰ 
ਪਲੰਘ ਉਤੇ ਸੁਟ ਕੇ ਮੁੜ ਰਸੋਈ) ਵਿਚ ਚਲੀ ਗਈ । 

ਦਿਲਬਾਗ਼ ਉਠ ਕੇ ਡਰਾਇੰਗ ਰੂਮ ਵਿਚ ਚਲਾ ਗਿਆ । ਖ੍ਰਬਸੂਰਤ ਸ਼ਨੀਲ ਦੇ 
ਕਵਰਾਂ ਵਾਲੋਂ ਸੋਫੇ, ਚਮਕਦਾ ਸੈਟਰ ਟੇਬਲ, ਆਰਾਮ ਦੇਹ ਕੁਰਸੀਆਂ, ਨਿੱਚ ਵਿਚਲਾ 
ਸਜਾਵਟੀ ਸਮਾਨ ਤੇ ਪਤੀ ਪਤਨੀ ਦੀਆਂ ਹਸਮੁਖੀਆਂ ਫੋਟੋਆਂ, ਉਸ ਨੇ ਹਰ ਚੀਜ਼ ਨੂੰ 
ਵੇਖਿਆ ਪਰ ਇੰਜ ਮਹਿਸ਼ੂਸ ਕੀਤਾ ਜਿਵੇ' ਇਹ ਸਭ ਓਪਰ' ਓਪਰਾ ਹੋਵੇ । ਉਸ ਨੇ ਸੋਫੇ 
ਦੀ ਨਰਮ ਮੁਲਾਇਮ ਢੋਹ ਉਤੇ ਹੱਥ ਫੇਰਿਆ । ਇਕ ਪਲ ਉਸ ਨੂੰ ਸ਼ਾਂਤੀ ਤੇ ਆਨੰਦਿਤ 
ਜਿਹੀ ਅਵਸਥਾ ਦਾ ਅਨੁਭਵ ਹੋਇਆ । ਪਰ ਉਸ ਨੇ ਹੱਥ ਚੁਕ ਲਿਆ ਤੇ ਮੁਠ ਮੀਚ 
ਲਈ: “ਨਹੀ' ! ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀ` । ਇਹ ਜ਼ਿੰਦਗੀ ਦੇ ਸੌਣ ਲਈ 
ਤਾਂ ਬੇਸ਼ਕ ਹੋਣ ਪਰ ਰੁਮਕਣ ਲਈ ਕਾਫੀ ਨਹੀ । ਇਥੇ ਬੋਠ ਕੇ ਉਹ ਕੁਝ ਨਹੀ' ਲਿਖਿਆ 
ਜਾਂ ਸਕਦਾ, ਲਿਖਿਆ ਕੀ ਸੋਚਿਆ ਹੀ ਨਹੀਂ” ਜਾ ਸਕਦਾ । ਜ਼ਿੰਦਗੀ ਕਿੰਨੀ ਫਜ਼ੂਲ ਜਿਹੀ 
ਬਣਦੀ ਜਾ ਰਹੀ ਹੈ ।” 

ਉਸ ਦੇ ਮਨ ਦਾ ਸੰਤੁਲਨ ਗਵਾਚ ਗਿਆ ਤੇ ਉਸ ਨੇ ਆਪਣੇ ਆਪ ਨੂੰ ਝੰਜੋੜ 
ਸੁਟਿਆ। ਕਿੰਨੇ ਕਮਰੇ ਉਹਨੂੰ ਯਾਦ ਆਏ ਜਿਥੇ ਉਸਨੇ ਚਿੱਟੇ, ਕਾਲੇ ਤੇ ਘਸਮੈਲੇ ਦਿਨ 
ਕੱਟੇ ਸਨ । ਅਜਿਹੇ ਕਮਰੇ ਜਿਹੜੇ ਲੋਕਾਂ ਵਲੋ' ਦੂਸ਼ਿਤ ਤੇ ਘਿਰਣਾ ਭਰੀਆਂ ਨਜ਼ਰਾਂ ਨਾਲ 
ਵੇਖੇ ਜਾਂਦੇ ਸਨ ਪਰ ਉਸਨੇ ਉਥੇ ਚੈਨ ਭਰੀਆਂ ਰਾਤਾਂ ਕੱਟੀਆਂ ਸਨ ਤੇ ਅਜਿਹੇ ਜਿਹੜੇ 
ਜਗਮਗ=ਜਗਮਗ ਕਰਦੇ ਸ਼ਹਿਰਾਂ ਦੇ ਵਿਚਕਾਰ, ਧੁ ਮਾਂਖੇ ਹੋਏ, ਜਾਲਿਆਂ ਭਰੇ ਹਨੇਰੇ ਕਮਰੇ, 
ਜਿਥੇ ਮੋਮਬੱਤੀਆਂ ਦੇ ਚਾਨਣ ਵਿਚ ਲਿਖਿਆ ਪੜ੍ਹਿਆ ਜਾਂਦਾ ਸੀ, ਸਿਲ੍ਹੋ ਫਰਸ਼ 'ਤੇ 
ਚਟਾਈਆਂ ਵਿਛ' ਕੇ ਸੈਵਿਆਂ ਜਾਂਦਾ ਸੀ । ਕੋਨੇ ਵਿਚ ਪਏ ਹੋਏ ਦੋ ਚਾਰ ਗਲਾਸ-ਪਲੋਟਾਂ= 
ਚਮਚੇ ਤੇ ਥਿੰਧਾ ਕਾਲਾ ਸਟੋਵ ਜਿਸ ਉਤੇ ਸਿਲਵਰ ਦੀ ਪਤੀਲੀ ਹਮੇਸ਼ਾਂ ਪਈ ਰਹਿੰਦੀ ਸੀ, 
ਪੁਰੀ ਰਸੋਈ ਵਾਂਗ ਜਾਪਦਾ ਸੀ । ਉਸ ਤੋ ਹੋਰ ਕੁਝ ਨਾ ਸੋਚਿਆ ਗਿਆ ਤੇ ਉਹ ਕਮਰੇ 
ਵਿਚੋ ਬਾਹਰ ਹੋ ਪਿਆ । 

ਦਰਵਾਜ਼ਾ ਖੋਹਲ ਕੇ ਉਹ ਸੰਗਮਰਮਰ ਦੀ ਥੜ੍ਹ ਉਤੇ ਜਾ ਬੈਠਾ । ਧੁੰਦ ਐਨ ਧਰਤੀ 
ਦੇ ਨੇੜੇ ਢੁਕੀ ਖਲੋਤੀ ਸੀ ਜਿਵੇ' ਧਰਤੀ ਦਾ ਚੁੰਮਣ ਲੈ ਰਹੀ ਹੋਵੇ । ਤਰੇਲ ਤੁਪਕਿਆਂ ਦੇ 
ਡਲ੍ਹਕਣ ਨਾਲ ਘਾਹ ਪੱਤੀਆਂ ਲਰਜ਼ ਰਹੀਆਂ ਸਨ । ਗੁਲਾਬ ਦੇ ਫੁੱਲ, ਕੋਇਆਂ ਵਿਚ 
ਪਾਣੀ ਭਰਨ ਕਰਕੇ ਝੁਕੇ ਖਲੋਤੇ ਸਨ। ਧਰਤੀ ਵਿਚੋਂ ਸਿਲ੍ਹੀ ਜਿਹੀ ਸੁਖਾਵੀ' ਮਹਿਕ 


ਦੋਂ 
ਸਿਰਜਣਾ 27 


ਆਉਂਦੀ ਸੀ । ਕਾਈ ਲਗੇ ਬਨੇਰੇ ਉਤੇ ਚਿੜੀਆਂ ਗੈਮ ਸੁੰਮ ਜਿਹੀਆਂ ਬੈਠੀਆਂ ਸਨ । 
ਸਫ਼ੈਦਿਆਂ ਦੇ ਉਚੇ ਦਰਖਤਾਂ ਵਿਚ ਕਾਂ ਉਡਣ ਲਗ ਪਏ ਸਨ । ਸੜਕਾਂ ਉਤੇ ਮੋਟਰਾਂ ਕਾਰਾਂ 
ਦੀ ਘੂੰ ਘੂੰ ਵਧਦੀ ਜਾ ਰਹੀ ਸੀ । ਨਾਲ ਦੀ ਕੋਠੀ ਵਿਚ ਫੈ'ਸ ਦੇ ਉਧਰ ਰਿਟਾਇਰਡ 
ਫੌਜੀ ਅਫਸਰ ਆਪਣੀ ਪਤਨੀ ਤੇ ਧੀ ਨਾਲ ਸੰਗਮਰਮਰ ਦੇ ਬੈ'ਚ ਉਤੋ ਬੈਠਾ ਮੱਧਮ ਧੁੱਪ 
ਸੇਕ ਰਿਹਾ ਸੀ । ਫੌਜੀ ਕਰਨਲ ਇੰਦਰਾ ਗਾਂਧੀ ਦੇ ਹੱਕ ਵਿਚ ਬੋਲ ਰਿਹਾ ਸੀ। ਧੀ 
'ਸਪੋਰਟਜ਼ ਪੇਜ' ਨੂੰ ਹੱਥ ਵਿਚ ਲੈ ਕੇ ਗਵਾਸਕਰ ਦੀ ਸੋ' 'ਚੁਰੀ ਦਾ ਹੱਲਾ ਪਾ ਰਹੀ ਸੀ । 
ਮਾਂ ਕਦੇ ਪਤੀ ਤੇ ਕਦੇ ਧੀ ਦੇ ਉਮੜਦੇ ਭਾਵਾਂ ਨੂੰ ਸੁਣ ਰਹੀ ਸੀ ਤੇ ਜਵਾਨ ਧੀ ਨੂੰ ਸਮਝਾ 
ਰਹੀ ਸੰ : ' ਬੇਟਾ ਐਸੇ ਨਹੀ', ਪਹਿਲੇ ਲਿਸਨ ਟੂ ਯੂਅਰ ਡੈਡ, ਫਿਰ ਕ੍ਰਿਕਟ ਬਾਰੇ 
ਡਿਸਕਸ ਕਰਨਾ ।” 

ਦੂਰ ਪਰ੍ਹੇ ਇੰਡਸਟਰੀਅਲ ਏਰੀਏ ਵਿਚੋਂ ਘੁਗੂਆਂ ਦੀ ਆਵਾਜ਼ ਰਹਿ ਰਹਿ ਕੇ ਆ ਰਹੀ 
ਸੀ। ਦਿਲਬਾਗ ਉਠ ਕੇ ਸੜਕ ਵਾਲੀ ਪਟੜੀ ਦੇ ਕੋਲ ਜਾ ਖਲੋਤਾ । ਮਜ਼ਦੂਰਾਂ ਦੇ ਹਜੂਮ 
ਸਾਈਕਲਾਂ `ਤੇ ਕੁੱਤੇ ਹੋਏ, ਠੰਡ ਨਾਲ ਸੁੰਗੜੇ ਹੋਏ ਸਿਲਾਂ ਵੱਲ ਵਧ ਰਹੇ ਸਨ । ਹਵਾਈ 
ਸੈਨਕ ਵਰਦੀਆਂ ਵਿਚ ਕਸੇ ਕਸਾਏ ਚੁਪ ਕੀਤੇ ਦਰਖਤਾਂ ਦੇ ਝੁੰਡ ਵਿਚ ਗਾਇਬ ਹੋ ਰਹੇ 
ਸਨ । ਸ਼ਹਿਰੀ ਕਾਰੋਤਾਰ ਵਿਚ ਤਿਲਕ ਪਏ ਸਨ । 

ਦਿਲਬਾਗ ਵੇਖਦਾ ਰਿਹਾ । ਪਤਨੀ ਦਫ਼ਤਰ ਦੇ ਵਕਤ ਦਾ ਚੇਤਾ ਕਰਵਾ ਰਹੀ ਸੀ 
ਤੇ ਬਰੇਕ ਫਾਸਟ ਬਾਰੇ ਪੁਛ ਰਹੀ ਸੀ । ਦਿਲਬਾਗ ਹੌਲੀ ਹੌਲੀ ਗੁਣਗੁਣਾ ਰਿਹ! ਸੀ 1 

ਯੋ ਲੋਗ ਟੂਟੀ ਕਸ਼ਤੀਓ” ਮੇ' ਸੋਤੇ ਹੈ', 

ਮੇਰੇ ਮਕਾਂ ਸੇ ਦਰਿਆ ਦਿਖ'ਈ ਦੇਤਾ ਹੈ ।” 

ਧੁੰਦ ਛਟਦੀ ਜਾ ਰਹੀ ਸੀ । ਮਧੂ-ਮੱਖੀਆਂ ਡੋਲੀਏ ਦੇ ਫੁੱਲਾਂ 'ਤੇ ਭਿਣਭਿਣਾ ਰਹੀਆਂ 
ਸਨ । ਬੱਚੇ ਚਹਿਕਦੇ ਹੋਏ ਰਿਕਸ਼ਿਆਂ ਵਿਚ ਬੈਠੇ ਸਕੂਲਾਂ ਨੂੰ ਜਾ ਰਹੇ ਸਨ । ਧੁੱਪ ਹੌਲੀ 


ਹੌਲੀ ਸਰਕ ਰਹੀ ਸੀ । [1 
[ਪਿੰਡ ਚੰਨੂੰ, ਰਾਹੀ" ਗਿੱਦੜਬਾਹਾ, ਜਿਲਾ ਫ਼ਰੀਦਕੋਟ] 
28 ਈਂ ਸਿਰਜਣਾ 


ਕੁਮਾਰ ਵਿਕਲ 


ਏਕ ਨਾਸਤਕ ਕੇ ਪ੍ਰਾਰਥਨਾ ਗੀਤ 


1. 

ਯੇਹ ਸਭੀ ਪ੍ਰਾਰਥਨਾਏ” 

ਭਗਤੀ ਗੀਤ 

ਬਿਨਯ ਪਦ 

ਔਰ ਸਭੀ ਆਸਤਕ ਕਵਿਤਾਏ” 

ਏਕ ਨਹਾਇਤ ਨਿਜੀ ਈਸ਼ਵਰ ਕੌ ਸੰਬੋਧਿਤ ਹੈ” 
ਜਿਸੇ ਮੈੱਨੇ ਦੁਖੀ ਦਿਨੋਂ” ਮੈ” 

ਰਾਤ ਗਏ 

ਏਕ ਸ਼ਰਾਬਖਾਨੇ ਕੀ ਅਕੇਲੀ ਬੈ“ਚ ਪਰ 
ਪਿਅੱਕੜੀ ਹਾਲਤ ਮੈ 

ਪ੍ਰਵਚਨ ਕੀ ਮੁਦਾ ਮੋ' ਪਾਇਆ ਥਾ 


“ਜ਼ਿੰਦਗੀ ਸੇ ਭਾਗੇ ਹੂਏ ਸਿਧਾਰਥ 

ਵਾਪਸ ਲੌਟ ਆਉ 

ਜ਼ਿੰਦਗੀ ਅਬ ਭੀ ਏਕ ਕਵਿਤਾ ਕੇ ਰੂਪ ਮੰ” 
ਤੁਮਹਾਰਾ ਇੰਤਜ਼ਾਰ ਕਰ ਰਹੀ ਹੈ ।” 


(੧੨ 


“ਸੈ ਜਾਨਤਾ ਹੂੰ ਕਵਿਤਾ ਮੇ 
ਲੋਕਿਨ ਜਬ ਆਦਮੀ 

ਕਵਿਤਾ ਕੋ ਸ਼ਰਾਬ ਕੇ ਅੰਧੇਰੇ ਸੇ ਨਿਕਾਲਕਰ 

ਸ਼ਰਮ ਕੀ ਰੌਸ਼ਨੀ ਮੈ ਲਾਤਾ ਹੈ 

ਤਬ ਵਹ ਆਦਮੀ ਕੀ ਮੁਕਤੀ ਕੇ ਨਏ ਅਰਥ ਪਾਂਤਾ ਹੈ ।” 


ਆਦਮੀ ਕੀ ਮੁਕਤੀ ਨਹੀ" 


2, 

ਪ੍ਰਭੂ ਜੀ ! 

ਆਪ ਦੇਰ ਜੇ ਆਏ 

ਅਬ ਆਪ ਕੋ ਕੌਨ_ਪਿਲਾਏ ? 


ਸਿਰਜਣਾਂ 


29 


30 


ਸ਼ਰਾਬਖਾਨਾ ਉਜੜ ਚੁਕਾ ਹੈ 

ਦੀਵਾਰੋਂ' ਪਰ ਉੱਘ ਰਹੇ ਹੈ' 

ਮੋਜ਼ੋ' ਪਰ ਰਖੇ ਖਾਲੀ ਗਿਲਾਸੋ' ਕੇ ਸਾਏ 
ਔਰ ਪ੍ਰਾਰਥਨਾ ਕੀ ਮੁਦ੍ਹਾ ਮੇ ਬੈਠਾ 

ਦੇਕ ਸ਼ਰਾਬੀ 

ਧੀਰੇ ਧੀਰੇ ਉਚਰ ਰਹਾ ਹੈ 

ਕੁਛ ਗੀਤ, ਕੁਛ ਕਵਿਤਾਏ” 


ਆਓ, ਪ੍ਰਭੁ ਜੀ 

ਆਜ ਰਾਤ ਕਾ ਅੰਤਮ ਕਾਮ ਕਰੇ” ਹਮ 

ਦੇਕ ਸ਼ਰਾਬੀ ਕਵੀ ਕੌ ਉਸ ਕੇ ਘਰ ਪਹੁੰਚਾਏ” 
ਅੰਧੇਰੇ ਸੇ ਉਸੇ ਰੌਸ਼ਨੀ ਤਕ ਲੋ ਜਾਏ" । 


ਦੀ 


ਪ੍ਰਭੁ ਜੀ, ਮੁਝ ਕੌ ਨੀ'ਦ ਨਹੀ' ਆਤੀ ਹੈ 

ਏਕ ਸ਼ਰਾਬੀ ਕਵਿਤਾ ਮੁਝ ਕੋ 

ਰਾਤ ਰਾਤ ਭਰ ਭਟੁਕਾਤੀ ਹੈ 

ਸੂਨੀ ਸੜਕੋ', ਉਜੜੇ ਹੂਏ ਸ਼ਰ'ਬਖ਼ਾਨੌ' ਮੋ 
ਅਕਸਰ ਮੁਝ ਕੋ ਧੁਤ,ਨਸ਼ੇ ਮੋ" ਛੋੜ ਅਕੇਲਾਂ 

ਜਾਨੇ ਕਹਾਂ ਚਲੀ ਜਾਤੀ ਹੈ 

ਪ੍ਰਭੁ ਜੀ ! ਯਹ ਤਬ ਹੀ ਹੌਤਾ ਹੈ 

ਜਬ ਕਿ ਮੁਝ ਕੌ ਠੀਕ ਪਤਾ ਹੈ 

ਯਹ ਤੋ ਵਰਗ ਸ਼ਤਰੂ ਕਵਿਤਾ ਹੈ 

ਮੁਝ ਕੋ ਭਟਕਾਨਾ ਹੀ ਉਸ ਕਾ ਕਾਵਯ ਧਰਮ ਹੈ 
ਮੁਝ ਕੋ ਆਹਤ ਕਰਨਾ ਉਸ ਕਾ ਵਰਗ ਕਰਮ ਹੈ 
ਫਿਰ ਵੀ ਇਸ ਕੇ ਏਕ ਇਸ਼ਾਰੇ ਪਰ ਮੈ ਖਿੰਚਤਾ ਹੀ ਜਾਤਾ ਹੂੰ 
ਬਾਰ ਬਾਰ ਆਹਤ ਹੋਤਾ ਹਰ 

ਬਾਰੌਬਾਰ ਚਲਾ ਜਾਤਾ ਹ੍ਹੈ 


ਪ੍ਰਭੂ ਜੀ ਮੁਝ ਕੋ ਐਸਾ ਬਲ ਦੋ 
ਤੋੜ੍ਹ ਮੈ" ਇਕ ਮੋਹਕ ਛਲ ਕੋ 


ਸਿਰਜਣਾ 


4 


(ਅਮਿਤੋਜ ਕੇ ਲੀਏ) 
ਪ੍ਰਭੁ ਜੀ ਕੋਈ ਐਸੀ ਯੁਕਤਿ ਕਰੋ 
ਦਾਸ ਕੋ ਕਵਿਤਾ-ਮੁਕਤ ਕਰੋਂ । 


ਕਵਿਤਾ ਛਲਨ), ਭਾਸ਼ਾ ਨਟਿਨੀ 
ਨੇ ਇਤਨਾ ਭਰਮਾਇਆ । 
ਉਸ ਕੇ ਡਰਾਇੰਗ ਰੂਮ ਕੀ ਸ਼ੋਭਾ 
ਬਨ ਕਰ ਸਮਯ ਰੈਵਾਇਆ । 


ਭੂਲ ਗਿਆ ਸੈੱ' ਅਪਨੀ ਹਸਤੀ 

ਛੋੜੀ ਸਾਰੀ ਫਾਕਾ-ਮਸਤੀ । 

ਜਬ ਇਸ ਵਿਸ਼-ਕਵਿਤਾ ਨੇ ਮੁਝ ਕੋ 

ਏਕ ਸੁਰਕਸ਼ਾ ਕੀ ਚਾਹਤ ਕਾ 
ਮੀਠਾਂ ਜ਼ਹਿਰ ਪਲਾਇਆ । 


ਦਾਸ ਕੋ ਵਿਸ਼ ਉਨਮੁਕਤ ਕਰੋ, 
ਪ੍ਰਭੁ ਜੀ ਕੋਈ ਐਸੀ ਯੁਕਤਿ ਕਰੋ । 


ਹਾਸ ਕਾਲ ਕੀ ਢਲਤੀ ਕਵਿਤਾ 
ਮੇ' ਜਬ ਕੋਈ ਕਵਿ ਰਚ ਜਾਏ 
ਭ'ਸ਼ਾ=ਛਲ ਕੇ ਬਾਵੇਜੂਦ ਵਹ, 
ਏਕ ਪਤਿਤ ਕਵਿ ਹੀ ਕਹਿਲਾਏ । 


ਐਸੇ ਕਵਿ ਕੀ ਸਿ੍‌ਜਨਸ਼ੀਲਤਾ 
ਅਨੁਭਵ, ਚਿੰਤਨ, ਕਾਵਯ-ਧਰਮਤਾ 
ਏਕ ਬੀਮਾਰ ਸਮਯ ਕੇ ਲਕਸ਼ਣ, 
ਖੁਦ ਮੈ" ਰੋਗ ਬਨੇ ਕਿ ਜਿਸ ਸੇ 
ਕਵਿ ਤੋ ਜੀਤੇ ਜੀ ਮਰ ਜਾਏ । 


ਦਾਸ ਕੋ ਜੀਵਨ-ਮੁਕਤ ਕਰੋ 
ਦਾਸ ਕੌ ਕਵਿਤਾ ਮੁਕਤ ਕਰੋ 
ਪ੍ਭੁ ਜੀ ਕੋਈ ਐਸੀ ਯੁਕਤਿ ਕਰੋ । 


ਸਿਰਜਣਾ 


31 


32 


॥ 


5 


ਜੀਵਨ ਜਯੋਤ ਜਲੋਂ ਬੁਝ ਜਾਏ 
ਲੇਕਿਨ ਕਵਿਤਾ ਕਾਮਨਾ ਆਏ 
ਐਸਾ ਅਗਨ ਦਾਨ ਦੋ ਪ੍ਰਭੁ ਜੀ 
ਕਵਿਤਾ ਹੀ ਸੂਰਜ ਬਨ ਜਾਏ । 


ਅਬ ਤਕ ਅੰਧੇਰੇ ਮੈ ਪ੍ਰਭੁ ਜੀ 
ਦੇਕ ਮਸ਼ਾਲ ਲੀਏ ਫਿਰਤਾ ਥਾਂ 
ਦੁਨੀਆਂ ਰੌਸ਼ਨ ਕਰ ਦੂੰਗਾ ਮੈ 
ਖੁਦ ਕੋ ਦੀਏ ਦੀਏ ਫਿਰਤਾ ਥਾਂ । 


ਦੇਖ ਰਹਾ ਹੂੰ ਮਗਰ ਅੰਧੇਰਾ 
ਦੁਨੀਆਂ ਮੇ' ਬੜ੍ਹਤਾ ਜਾਤਾ ਹੈ 
ਜੋ ਵਿਸ਼ਵਾਸ ਲੀਏ ਫਿਰਤ' ਥਾਂ 
ਖੁਦ ਸੇ ਹੀ ਲੜਤਾ ਰਹਿਤਾ ਹੈ । 


ਐਸੇ ਸੈਕਟ ਕਸ਼ਣ ਮੈ' ਪ੍ਰਭੁ ਜੀ 
ਕਵਿਕੋਹੀ ਕੰਦੀਲ ਬਨਾਉਂ 
ਮੇਰੇ ਲੜਤੇ ਵਿਸ਼ਵਾਸੋ ਕੌ 

ਪਾਸ ਬੁਲਾਕਰ ਕੁਛ ਸਮਝ'ਉ ॥ 


ਅੰਧੇਰੋ' ਕੇ ਸਾਜ਼ਿਸ਼ ਹੈ ਯੇਹ, 
ਰੌਸ਼ਨੀਆਂ ਆਪਸ ਸੋ ਉਲਝੇ” 

ਪ੍ਰਭੂ ਜੀ ਭੁਮਹੀ ਯਤਨ ਕਰੋਂ ਕੁਛ, 
ਰੌਸ਼ਨੀਓ' ਕੇ ਝਗੜੇ ਸੁਲਝੇ' । 


ਵਰਨਾ ਇਸ ਸੈਕਟ-ਵੇਲਾ ਮੈੱ 

ਕਵਿ ਕੀ ਉਮਰ ਤੋ ਢਲਤੀ ਜਾਏ 
ਤਿਸ ਪਰ ਉਸ ਕੋ ਬਹੁਤ ਸਤਾਏ” 
ਸਕ'ਉ' ਕੇ ਬੜ੍ਹਤੇ ਸਾਏ । 


ਜੀਵਨ-ਜਯੌਤ ਜਲੇ ਬੁਝ ਜਾਏ 
ਲੇਕਿਨ ਕਵਿਤਾ ਕਾਮ ਨਾ ਆਏ । (1 


[ਪਬਲੀਕੇਸ਼ਨ ਬਿਉਰੋਂ, ਪੰਜਾਬ ਯੂਨੀਵਰਸਿਟੀ, ਚੈਡੀਗੜ੍ਹ] 


ਸਿਰਜਣਾ 


ਕੇਸਰ ਸਿੰਘ 'ਕੇਸਰ' 


ਪ੍ਰਗਤੀਵਾਦੀ ਪੰਜਾਬੀ ਕਵਿਤਾ 


ਵਿਸ਼ਵ ਪ੍ਰਗਤੀਸ਼ੀਲ ਲੇਖਕ ਸੰਘ ਦੀ ਨੀਂਹ 1935 ਵਿਚ ਰੱਖੀ ਗਈ ਤੇ ਭਾਰਤ 
ਵਿਚ ਪ੍ਰਗਤੀਸ਼ੀਲ ਸਾਹਿਤਕ ਲਹਿਰ, ਆਪਣੇ ਸੰਗਠਿਤ ਰੂਪ ਵਿਚ, !9-6 ਤੋ" 1960 
ਤੱਕ ਸਜੀਵ ਰਹੀ । ਇਸ ਲਈ ਹੱਥਲੇ ਲੇਖ ਦਾ ਸੈਥੈਧ ਕੇਵਲ 1960 ਤੱਕ ਦੀ ਪੰਜਾਬੀ 
ਕਵਿਤਾ ਨਾਲ ਹੈ । ਮੇਰਾ ਮਨੋਰਥ ਪੰਜਾਬੀ ਕਵਿਤਾ ਉਤੇ ਪ੍ਰਗਤੀਵਾਦੀ ਲਹਿਰ ਦੇ ਪ੍ਰਭਾਵ 
ਦਾ ਉਲੇਖ ਕਰਨਾ ਨਹੀ', ਸਗੋ ਇਸ ਲਹਿਰ ਤੋ” ਪ੍ਰਭਾਵਿਤ ਕੁਝ ਕੁ ਕਵਿਤਾਵਾਂ ਦੀਆਂ 
ਉਦਾਹਰਣਾਂ ਦੇ ਕੇ ਪ੍ਰਗਤੀਵਾਦੀ ਕਵਿਤਾ ਦੀ ਕਾਵਿਕਤਾ ਦੀ ਪਛਾਣ ਕਰਵਾਉਣਾ ਹੈ । 

'ਜਰਬ ਭਾਰਤੀ ਪ੍ਰਗਤੀਸ਼ੀਲ ਲੋਖਕ ਸੈਘ' ਆਪਣੇ ਮੁੱਢ ਤੋ" ਹੀ ਅੰਤਰ-ਰਾਸ਼ਟਰੀ 
ਕਮਿਊਨਿਸਟ ਅੰਦੋਲਨ ਤੇ ਕੌਮਾਂਤਰੀ ਅਮਨ ਲਹਿਰ ਨਾਲ ਜੁੜਿਆ ਰਿਹਾ ਹੈ ਤੇ ਇਨ੍ਹਾਂ 
ਰਾਜਨੀਤਕ ਲਹਿਰਾਂ ਵਿਚ ਸਮੇ ਸਮੇ ਆਈਆਂ ਤਬਦੀਲੀਆਂ ਪ੍ਰਗਤੀਵਾਦੀ ਸਾਹਿਤ ਨੂੰ 
ਪ੍ਰਭਾਵਿਤ ਕਰਦੀਆਂ ਰਹੀਆਂ ਹਨ । ਭਾਰਤ ਵਿਚ ਬਰਤਾਨੀਆਂ ਸਰਕਾਰ ਦੇ ਗੁਪਤਚਰ 
ਵਿਭਾਗ ਦੀ ਇਕ ਰਿਪੋਰਟ! ਤੇ ਕਮਿਊਨਿਸਟ ਇੰਟਰਨੈਸ਼ਨਲ ਦੀ ਇਕ ਦਸਤਾਵੇਜ਼? ਤੋ” 
ਇਹ ਵੀ ਪਤਾ ਲਗਦਾ ਹੈ ਕਿ ਸ਼ੁਰੂ ਸ਼ੁਰੂ ਵਿਚ ਅਗਾਂਹਵਧੂ ਲਹਿਰ ਦਾ ਵਿਕਾ, ਫਾਸ਼ੀਵਾਦ- 
ਨਾਜ਼ੀਵਾਦ ਦੇ ਵਿਰੁਧ ਬੁੱਧੀਜੀਵੀਆਂ ਦੇ ਇਕ 'ਸਾਂਝੇ ਮੌਰਚੇ' ਵਜੋ ਹੀ ਹੋਇਆ ਤੋਂ ਇਸ 
ਮੋਰਚੇ ਵਿਚ ਰਾਬਿੰਦਰ ਨਾਥ ਟੈਗੋਰ ਜਿਹੇ ਉਹ ਸਾਹਿਤਕਾਰ ਵੀ ਸ਼ਾਮਝ ਹੋਏ ਜਿਨ੍ਹਾਂ ਢਾ 
ਕਮਿਊਨਿਸਟ ਰਾਜਨੀਤੀ ਨਾਲ ਕੋਈ ਵਾਹ-ਵਾਸਤਾ ਨਹੀ” ਸੀ । 

ਭਾਰਤੀ ਪ੍ਰਗਤੀਸ਼ੀਲ ਸਾਹਿਤਕ ਲਹਿਰ ਦੀ ਪਿੱਠਕ੍ਹਮੀ ਬਹੁਤ ਵਿਜ਼ਾਲ ਤੇ ਗਤੀਸ਼ੀਲ 
ਹੈ। ਇਸ ਲਹਿਰ ਦਾ ਦਾਰਸ਼ਨਿਕ-ਵਿਚਾਰਧਾਰਕ ਆਧਾਰ ਹੈ : ਮਾਰਕਸਵਾਦ, ਸਮਾਜਾਕ- 
ਆਰਥਿਕ ਆਧਾਰ ਹੈ : ਬਦਲ ਰਿਹ' ਜਗੀਰਦਾਰੀ ਪੂੰਜੀਵਾਦੀ ਸਮ'ਜ-ਪ੍ਰਬੌਧ, ਤੇ 
ਇਤਿਹਾਸਕ-ਰਾਜਨੀਤਕ ਆਧਾਰ ਹੈ : ਸੋਵੀਅਤ ਰੂਸੀ ਇਨਕਲਾਬ, ਸਮੂਚੀ ਕੌਮਾਂਤਰੀ 
ਕਮਿਊਨਿਸਟ ਲਹਿਰ, ਬਸਤੀਵਾਦ ਦੇ ਵਿਰੁਧ ਰਾਸ਼ਟਰੀ ਅੰੋਲਨ ਤੇ ਭਾਰਤ ਦੀ ਸੁਤੌਤਰਤਾ ` 
ਤੋਂ ਪਿਛੋ' ਕਿਰਤੀ ਕਿਸਾਨਾਂ ਦੇ ਘੋਲ, ਰੂਸ-ਚੀਨ-ਭਾਰਤ ਦੌਸਤੀ, ਭਾਰਤੀ ਸਰਕਾਰ ਦੇ 


1. €60ਸ080ਸ੧57੩ 88 10613, 00061150₹0 _ 0000012018 _1935-45; 
63160, 1776; £. 84. 


2. 6000118€ 815(0₹₹ 08 “0038308151 10(20300031, 110360ਜਾ, 1971, 
££., 369-370. 


ਸਿਰਜਣਾ 33 


ਸਮਾਜਵਾਦੀ ਲਾਰੇ ਤੋਂ ਕਮਿਊਨਿਸਟ ਪਾਰਟੀ ਦੇ ਬਦਲਦੇ ਦਾਅ-ਪੇਚ ਤੇ ਫਿਰ ਇਸ ਪਾਰਟੀ 
ਦੇ ਅੰਤਰ-ਵਿਰੋਧ । ਪ੍ਰਗਤੀਵਾਦੀ ਲਹਿਰ ਤੋਂ' ਪ੍ਰਭਾਵਿਤ ਪੰਜਾਬੀ ਕਵਿਤਾ ਦੇ ਮੁਲੰਕਣ ਲਈ 
ਇਸ ਪਿਛੋਕੜ ਨੂੰ ਚੇਤੇ ਰੱਖਣਾ ਬੜਾ ਜ਼ਰੂਰੀ ਹੈ । 
ਵੀਹਵੀ' ਸਦੀ ਦੀ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਕ'ਵਿ-ਧਾਰਾ ਦਾ ਦਰਜਾ ਦੋ 
ਕਾਰਨਾਂ ਕਰਕੇ ਸ਼ਿਰੋਮਣੀ ਹੈ । ਇਕ ਤਾਂ ਇਸ ਨਾਲ ਪੰਜਾਬੀ ਕਵੀ ਪਹਿਲੀ ਵਾਰ ਇਤਿਹਾਸ 
ਤੋਂ ਅਤੇ ਇਤਿਹਾਸ ਵਿਚ 'ਮਨੁੱਖ' ਦੇ ਰੋਲ ਤੋ ਚੇਤੈਨ ਹੋਇਆ ਤੇ ਸਮਕਾਲੀ ਇਤਿਹਾਸ 
ਨੂੰ ਉਸ ਨੇ ਮਨਚਾਹੀ ਦਿਸ਼ਾ ਵਲ ਮੋੜਨ ਦਾ ਚਾਰਾ ਕੀਤਾ । ਤੇ ਦੂਜੇ, ਆਧੁਨਿਕ ਜੀਵਨ 
ਦੀ ਜਟਿਲਤਾ ਵਿਚ ਉਲਝੀ ਪੰਜਾਬੀ ਕਵਿਤਾ (ਪੂਰਨ ਸਿੰਘ ਤੋ ਦੀਵਾਨ ਸਿੰਘ ਕਾਲੇਪਾਣੀ 
ਦੀ ਕਵਿਤਾ ਮਿਸਾਲ ਵਜੋਂ” ਪੜ੍ਹੀ ਜਾ ਸਕਦੀ ਹੈ) ਨੂੰ ਇਸ ਕਾਵਿਧਾਰਾ ਨਾਲ ਇਕ 
ਵਿਗਿਆਨਕ ਆਧਾਰ ਤੋਂ ਨਵਾਂ ਪਰਿਪੇਖ (ਸਮਾਜਵਾਦੀ ਦ੍ਰਿਸ਼ਟੀ ਤੋ" ਆਪਣੇ ਸਮਕਾਲੀ 
ਯਥਾਰਥ ਨੂੰ ਦੇਖਣ ਦੀ ਵਿੱਥ-ਸੋਝੀ) ਪ੍ਰਾਪਤ ਹੋਇਆ । ਪੰਜਾਬੀ ਕਵਿਤਾ ਨੂੰ, ਠੀਕ ਅਰਥਾਂ 
ਵਿਚ, ਆਧੁਨਿਕ ਨੁਹਾਰ ਦੇਣ ਵਿਚ ਪ੍ਰਗਤੀਵਾਦੀ ਕਾਵਿ-ਧਾਰਾ ਦਾ ਰੋਲ ਪ੍ਰਮੁਖ ਹੈ । ਇਹ 
ਗੱਲ ਵੱਖਰੀ ਹੈ ਕਿ ਹਰ ਕਵੀ ਨੇ ਆਧੁਨਿਕ ਬੋਧ ਨੂੰ ਅਪਣੀ ਬੌਧਿਕ ਯੋਗਤਾ, ਆਪਣੇ 
਼ੇਣੀ ਸੁਤਾਅ ਤੇ ਆਪਣੀ ਤੇ ਆਪਣੇ ਪਾਠਕ ਦੀ ਸਾਹਿਤਕ ਕਲਚਰ (ਪੰਜਾਬ ਵਿਚ ਹਿੰਦੀ, 
ਉਰਦੂ ਤੇ ਪੰਜਾਬੀ ਦੀਆਂ ਕਾਵਿ-ਰੂੜ੍ਹੀਆਂ) ਅਨੁਸਾਰ ਹੀ ਗ੍ਰਹਿਣ ਕੀਤਾ ਤੇ ਪ੍ਰਗਟਾਇਆ 
ਹੈ। ਇਸ ਲਈ ਸਾਰੀ ਪ੍ਰਗਤੀਵਾਦੀ ਕਵਿਤਾ ਦਾ ਪੱਧਰ ਇਕੋ ਜਿਹਾ ਨਹੀ' ਹੈ । ਇਸ 
ਕਵਿਤਾ ਦੀ ਕ'ਵਿਕਤਾ ਤੇ ਵਿਲੱਖਣਤਾ ਨੂੰ ਰਤਾ ਵਿਸਥਾਰ ਵਿਚ ਉਘਾੜਨ ਲਈ ਮੈ' 
ਇਥੇ ਪ੍ਰਗਤੀਵਾਦੀ ਲਹਿਰ ਦੇ ਕੁਝ ਸਾਹਿਤਕ ਟੀਚਿਆਂ ਨੂੰ ਦੁਹਰਾਉਣਾ ਚਾਹਾਂਗਾ । 
'ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ' ਦੇ 1936 ਵਿਚ, ਲਖਨਊ ਵਿਚ, ਹੋਏ ਪਹਿਲੇ 
ਸਮਾਗਮ ਦੇ ਪ੍ਧਾਨਗੀ ਭਾਸ਼ਣ ਵਿਚ ਮੁਨਸ਼ੀ ਪ੍ਰੇਮ ਚੋਦ ਨੇ ਕਿਹਾ ਸੀ : 
ਸਾਹਿਤਕਾਰ ਜਾਂ ਕਲਾਕਾਰ ਸੁਭਾਵਕ ਹੀ ਪ੍ਰਗਤੀਸ਼ੀਲ ਹੁੰਦਾ ਹੈ। ਜੇ ਉਸ 
ਦਾ ਇਹ ਸੁਭਾ ਨਾ ਹੁੰਦਾ ਤਾਂ ਸ਼ਾਇਦ ਉਹ ਸਾਹਿਤਕਾਰ ਨਾ ਹੂੰਦਾ । 
ਪ੍ਰਗਤੀ ਜਾਂ ਉੱਨਤੀ ਤੋ ਹਰੇਕ ਲੋਖਕ ਜਾਂ ਗ੍ਰੰਥਕਾਰ ਇਕ ਹੀ ਅਰਥ ਨਹੀ 
ਲੋ'ਦਾ ।5 
ਉੱਨਤੀ ਤੋਂ ਸਾਡਾ ਭਾਵ ਉਸ ਸਥਿਤੀ ਤੋ' ਹੈ ਜਿਸ ਤੋਂ' ਸਾਡੇ ਵਿਚ ਦਿੜ੍ਹਤਾ 
ਤੇ ਕਰਮਸ਼ਕਤੀ ਉਤਪੰਨ ਹੋਵੇ, ਜਿਸ ਤੋਂ' ਸਾਨੂੰ ਆਪਣੇ ਦੁਖ ਦਾ ਅਹਿਸਾਸ 
ਹੋਵੇ, ਅਸੀ" ਦੇਖੀਏ ਕਿ ਕਿਨ੍ਹਾਂ ਕਾਰਨਾਂ ਕਰਕੇ ਅਸੀ' ਨਿਰਜੀਵਤਾ ਤੇ 


2. 


ਥਕਾਨ ਦੀ ਅਵਸਥਾ ਨੂੰ ਪਹੁੰਚ ਗਏ, ਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ 


ਕਰੀਏ ।...ਹੁਣ ਤਾਂ ਸਾਨੂੰ ਉਸ ਕਲਾ ਦੀ ਲੌੜ ਹੈ ਜਿਸ ਵਿਚ ਕਰਮ ਦਾ 
ਸਨੇਹਾਂ ਹੋਵੇ ।5 ਰ੍ 


3. ਪ੍ਰੇਮ ਚੰਦ, ਸਾਹਿੱਤ ਕਾ ਉਦੇਸ਼, 1954, ਪ: 2-10 
4, ਉਹੀ, ਪੰ: 10 


34 ਸਿਰਜਣਾ 


ਸਾਡੀ ਕਸੌਟੀ ਉਤੇ ਉਹੀ ਸਾਹਿਤ ਖਰਾ ਉਤਰੇਗਾ, ਜਿਸ ਵਿਚ ਉੱਚ 

ਚਿੰਤਨ ਹੋਵੇ, ਸਵਾਧੀਨਤਾ ਦਾ ਭਾਵ ਹੋਵੇ, ਸਹਜ ਦਾ ਸਾਰ ਹੋਵੇ, ਸਿਰਜਨ 

ਦੀ ਆਤਮਾਂ ਹੋਵੇ, ਜੀਵਨ ਦੀਆਂ ਸਚਾਈਆਂ ਦਾ ਪ੍ਰਕਾਸ਼ ਹੋਵੇ--ਜੋ ਸਾਡੇ 'ਚ 

ਗਤੀ, ਸੈਘਰਸ਼ ਤੇ ਬੇਚੈਨ) ਪੈਦਾ ਕਰੇ, ਸੁਲਾਏ ਨਾ ਕਿਉਕਿ ਹੁਣ ਹੋਰ ਸੌਣਾ 

ਮੌਤ ਦਾ ਚਿੰਨ੍ਹ ਹੈ ।5 

ਜਿਥੋ' ਤਕ ਸਾਹਿਤਕਾਰ ਦੇ ਸੁਭਾਵਕ ਪ੍ਰਗਤੀਸ਼ੀਲ ਹੋਣ ਦੀ ਗੱਲ ਹੈ, ਬਾਬਾ ਫ਼ਰੀਦ 
ਤੋਂ ਲੈ ਕੇ ਹੁਣ ਤੱਕ ਦੇ ਸਭ ਕਵੀਆਂ ਨੂੰ ਪ੍ਰਗਤੀਸ਼ੀਲ ਜਿਹਾ ਜਾ ਸਕਦਾ ਹੈ ਕਿਉਕਿ 
“ਪ੍ਗਤੀ ਜਾਂ ਉੱਨਤੀ ਤੇ` ਹਰੇਕ ਲੇਖਕ ਇਕ ਹੀ ਅਰਥ ਗ੍ਰਾਂਹਣ ਨਹੀ” ਕਰਦਾ । ਆਪੋ 
ਆਪਣੀ ਸਮਾਜਕ ਸਥਿਤੀ ਅਨੁਸਾਰ ਹਰ ਕਵੀ ਜਾਂ ਕਵੀ-ਸਮੂਹ ਨੇ 'ਪ੍ਰਗਤੀ' ਨੂੰ ਵੱਖ ਵੱਖ 
ਅਰਥਾਂ ਵਿਚ ਲਿਆ ਹੈ । ਉਨ੍ਹਾਂ ਸਾਰੇ ਅਰਥਾਂ ਦੀ ਚਰਚਾ ਕਰਨੀ ਇਥੇ ਸੈਭਵ ਨਹੀ, ਪਰ 
ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬੀਂ ਕਵੀ ਪ੍ਰਗਤੀਸ਼ੀਲ ਅੰਦੋਲਨ ਦੇ ਸੰਗਠਨ ਵਿਚ ਸ਼ਾਮਲ 
ਹੋ ਕੇ 'ਪ੍ਰਗਤੀ' ਦੇ ਉਨ੍ਹਾਂ ਵਖੋ ਵਖਰੇ ਅਰਥਾਂ ਤੌ ਪਹਿਲੀ ਵਾਰ ਚੇਤੌਨ ਵੀ ਹੋਇਆ ਤੇ 
ਆਪਣੀ ਸਥਿਤੀ ਅਨੁਤਾਰ ਉਸਨੇ ਪ੍ਰਗਤੀ ਦੇ ਇਕ ਵਿਸ਼ੋਜ਼ ਅਰਥ ਨੂੰ ਸੁਚੇਤ ਰੂਪ ਵਿਚ 
ਗ੍ਰਹਿਣ ਵੀ ਕੀਤਾ । ਇਹ 'ਸੁਚੇਤਨਾ' ਹੀ ਉਸਨੂੰ ਆਪਣੇ ਤੋ ਪਹਿਲੇ ਕਵੀਆਂ ਤੋ ਅੱਡਰਾਂ 
ਕਰਦੀ ਹੈ ਤੋ ਇਹੋ ਕਾਰਨ ਹੈ ਕਿ ਉਹ ਆਪਣੇ ਲਈ ਪ੍ਰਗਤੀਸ਼ੀਲ ਦੀ ਥਾਂ ਪ੍ਰਗਤੀਵਾਦੀ 
ਵਿਸ਼ੇਸ਼ਣ ਦਾ ਪ੍ਰਯੋਗ ਵਧੇਰੇ ਠੀਕ ਸਮਝਦਾ ਹੈ । 
ਵੀਹਵੀ" ਸਦੀ ਦਾ ਪ੍ਰਗਤੀਵਾਦੀ ਕਵੀ 'ਪ੍ਰਗਤੀ' ਦੇ ਜੋ ਅਰਥ ਗ੍ਰਹਿਣ ਕਰਦਾ: ਹੈ 

ਉਨ੍ਹਾਂ ਨੂੰ ਮੁਨਸ਼ੀ ਪ੍ਰੋਮ ਚੋਦ ਨੇ ਬੜੀ ਸੰਖੇਪਤਾ, ਪਰ ਸਪਸ਼ਟਤਾ ਨਾਲ ਲਿਖ ਦਿਤਾ ਹੈ । 
“ਪ੍ਰਗਤੀ' ਦੇ ਇਹ ਗੁਣ-ਲੱਡਣ ਹੀ ਪ੍ਰਗਤੀਵਾਦੀ ਕ/ਵਤਾ ਦੇ ਪੜ਼ਾਣ-ਚਿਨ੍ਹ ਹੋਣੇ ਚਾਹੀਦੇ 
ਹਨ। ਇਨ੍ਹਾਂ ਚਿੰਨ੍ਹਾਂ ਨੂੰ ਪਛਾਣਨ ਦੀ ਜਿੰਨੀ ਕੁ ਮੇਰੀ ਯੋਗਤਾ ਹੈ ਉ3 ਅਨੁਸਾਰ 
ਪ੍ਰਗਤੀਵਾਦੀ ਲਹਿਰ ਤੋ" ਪ੍ਰਤਵਿਤ ਪਹਿਲੀ ਪੰਜਾਬੀ ਕਵਿਤਾ ਪ੍ਰ: ਮੋਹਨ ਸਿੰਘ ਦੀ 'ਤਾਜ 
ਮਹਲ' ਹੈ। ਇਸ ਕਵਿਤ' ਨੂੰ ਸਮਝ ਲਿਆਂ ਜਾਏ ਤਾਂ ਪ੍ਰਗਤੀਵ ਦੀ ਕਾਵਿ-ਧਾਰਾ ਦੀ 
ਵਿਲੱਖਣਤਾ ਦੀ ਪਛਾਣ ਆਸਾਨ ਹੋ ਜਾਂਦੀ ਹੈ। ਪੂਰੀ ਕਵਿਤਾ ਇਉ” ਹੈ : 

ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘਤ ਕੇ ਬਾਹ” 

ਸ਼ੁਹਭ ਪਤਲੀਆਂ ਚੈਨ ਦੀਆਂ ਰਿਸ਼ਮਾ, ਸੁਤੀਆਂ ਬੇਪਰਵਾਹੀ" । 

ਬਿਰਛਾਂ ਬੂਟਿਆਂ ਦੇ ਪਰਛਾਵੇ', ਨਸ਼ਿਆਂ ਨਾਲ ਗੜ੍ਹ ਦੇ, 

ਘਾਹ ਦੇ ਸ਼ੁਹਲ ਸੀਨਿਆਂ ਉਤੇ ਸਵਾਦ ਸਵਾਦ ਹੋ ਉੱਘੇ । 

ਲਗ ਟਾਹਣਾਂ ਗਲ ਵੇਲਾਂ ਸੁਤੀਆਂ, ਲਗ ਵੇਲਾਂ ਗਲ ਕਲੀਆਂ 

ਲਗ ਕਲ)ਆਂ ਗਲ ਗੌਧਾਂ ਸੁਤੀਆਂ, ਨੀ'ਦ ਵਲੋਵੇ' ਵਲੀਆਂ । 

ਸ਼ਾਂਤ ਸੁਤੇ ਜਮਨਾ ਦੇ ਕੰਢੇ, ਹਰੇ ਭਰੇ ਅਤ ਸਾਵੇ, 

ਨੀਂਦ ਵਿਗੁਤੀ ਜਲਧਾਰਾ' ਨੂੰ, ਬੇਨ੍ਹੇ ਵਿਚ ਕਲਾਵੇ । 


5. ਉਹੀ, ਪੰ: 19 


ਸਿਰਜਣਾ 35 


ਸੁੱਤੇ ਪਾਣੀਆਂ ਦੇ ਵਿਚ ਸੁੱਤਾ, ਤਾਜ ਮਹਲ ਦਾ ਸਾਇਆ, 
ਜਾਣੋ ਜਮਨਾ ਹਰਨ ਵਾਸਤੋਂ ਬੁੱਕਲ ਵਿਚ ਲੁਕਾਇਆ । 
ਐਪਰ ਦੂਰ ਸਾਗਰਾਂ ਵਨ, ਨੱਸਣ ਜਦੋ' ਉਹ ਲੱਗੀ, 
ਨੀਦ ਟੂਣਿਆਂ ਦੇ ਜੈਤਰ ਵਿਚ ਟੌਰ ਓਸ ਦੀ ਬੱਝੀ । (6) 
ਸੁੱਤੇ ਏਸ ਚੁਗਿਰਦੇ ਅੰਦਰ ਮੈ” ਕੱਲਾ ਇਕ ਜਾਗਾਂ, 
ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁਪ ਚੁਪ ਵਾਂਗ ਚਰਾਗਾਂ । 
ਗੁਬਦ ਦਿਆਂ ਉਭਖ਼ਾਂ ਉਤੇ ਮਸਤਾਈਆਂ ਅਲਸਾਈਆਂ 
ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁਹਜ-ਸਵਾਦ ਤਰਿਹਾਈਆਂ । 
ਜਿੱਦਾਂ ਬਰਫ਼-ਦੁਧ-ਚੌਨ ਚਿੱਟੇ ਹਿੱਕ ਉਭਾਰਾਂ ਉਤੋ 
ਫ਼ਿਰਨ ਉੱ'ਘਦੇ ਨਾਲ ਸਵਾਦਾਂ ਪੋਟੇ ਪਿਆਰ ਵਿਗੁੱਤੇ । 
ਤਕ ਤਕ ਕਸਬ ਹੁਨਰ ਮੁਗਲਾਂ ਦਾ ਹੈਰਤ ਵਧਦੀ ਜਾਵੇ, 
ਸ਼ਾਹ ਜਹਾਨ ਦੇ ਸੁਹਜ-ਸਵਾਦ ਨੂੰ ਲ੍ੰ ਲ੍ਰੰ ਪਿਆ ਸਲਾਹਵੇ । (10) 
ਏਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ 
ਚੀਕਾਂ ਕੂਕਾਂ ਤੇ ਫ਼ਰਿਆਦਾਂ ਜਾ ਅੰਬਰ ਨੂੰ ਛੋਹਿਆ । (11) 
ਹੜ੍ਹ ਮਜ਼ਦੂਰਨੀਆਂ ਦਾ ਵਗਿਆ ਨਾਲ ਮਜੂਰ ਹਜ਼ਾਰਾਂ, 
ਚੁਕੀ ਕਹੀਆਂ, ਦੁਰਮਟ, ਤੇਸੇ, ਬੱਝੋ ਵਿਚ ਵਗਾਰਾਂ । 
ਦੁੱਧੀਆਂ ਨਾਲ ਪਲਮਦੇ ਬੱਚੇ ਕੌਮੀ” ਰੁਝੀਆਂ ਮਾਵਾਂ । 
ਅੱਖਾਂ ਦੇ ਵਿਚ ਛਲਕਣ ਅਥਰੂ, ਹਿੱਕਾਂ ਦੇ ਵਿਚ ਆਹਾਂ । 
ਬੋਕਿਆਂ ਵਰਗੇ ਪੇਟ ਉਹਨਾਂ ਦੇ ਤੁਕਿਆਂ ਵਰਗੇ ਗਾਟੇ, 
ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਬਿਆਈਆਂ ਪਾਟੇ । 
ਫਿਰ ਵੀ ਕੈਮ ਕਰਾਵਣ ਵਾਲੇ ਮਾਰ ਮਾਰ ਕੇ ਫਾਟਾਂ 
ਮਾਸ਼ੂਮਾਂ ਦੇ ਪਿੰਡਿਆਂ ਉਤੇ ਚਾੜ੍ਹੇ ਜਾਣ ਸਲਾਟਾਂ । (15) 
ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਜ ਆਈ, 
ਨਾਲ ਪੀੜ ਦੇ ਕਲ ਵਲ ਹੋ ਕੇ ਰੂਹ ਮੇਰੀ ਕੁਰਲਾਈ : 
ਕੀ ਉਹ ਹੁਸਨ ਹੁਸਨ ਹੈ ਸਚਮੁਚ ਯਾ ਉੱਜੇ ਹੀ ਛਲਦਾ 
ਲੱਖ ਗਰੀਬਾਂ ਮਜ਼ਦੂਰਾਂ ਦੇ ਹੈਝੂਆਂ 'ਤੇ ਜੋ ਪਲਦਾ ? (17) 
੫੨ (ਕਸੁੰਭੜਾ--1939) 
ਇਸ ਕਵਿਤਾ ਵਿਚ ਜੀਵਨ-ਸੱਚ ਦਾ ਪ੍ਰਕਾਸ਼ ਵੀ ਹੈ ਤੇ ਬੇਚੈਨੀ ਪੈਦਾ ਕਰਨ ਦੀ 
ਸ਼ਕਤੀ ਵੀ। ਇਹ ਕੇਵਲ ਸ਼ਬਦਾਂ ਤੇ ਸ਼ਬਦ-ਚਿਤ੍ਰਾਂ ਦਾ ਭੇੜ ਨਹੀਂ, ਇਥੇ ਯਥਾਰਥ 
ਆਪਣੇ ਅੰਤਰ-ਵਿਰੋਧਾਂ ਸਮੇਤ_ਹਾਜ਼ਰ,ਹੈ। ਕਵਿਤਾ ਦਾ ਜਨਮ ਦੋ ਪਰਸਪਰ=-ਵਿਰੋਧੀ 
ਕਾਰਜਾਂ ਦੀ ਏਕਤਾ ਨੂੰ ਵਿਅਕਤ ਕਰਨ ਦੇ ਜਤਨ ਵਿਚੋ' ਹੋਇਆ ਹੈ । ਇਕ ਜੀਵਨ ਨੂ 


ਭੋਗਣ ਦਾ ਕਾਰਜ ਹੈ ਤੇ ਦੂਜਾ ਜੀਵਨ ਨੂੰ ਸਿਰਜਣ ਦਾ। ਅਸਲ ਵਿਚ ਜੀਵਨ ਦਾ ਸੱਚ 


36 ਸਿਰਜਣਾ 


ਹੈ ਹੀ ਭੋਗਣਹ'ਰ ਤੇ ਸਿਰਜਣਹਾਰ ਦਾ ਸੱਚ । ਭੌਗਣਹਾਰ ਤੇ ਸਿਰਜਣਹਾਰ ਇਕੋ 
ਵਿਅਕਤੀ ਜਾਂ ਇਕੋ ਵਰਗ ਵੀ ਹੋ ਸਕਦਾ ਹੈ, ਪਰ ਇਸ ਕਵਿਤਾ ਵਿਚ ਇਹ ਦੋ ਵੱਖ ਵੱਖ 
ਵਰਗ ਹਨ ਤੇ ਇਹ ਵਰਗ-ਵਿਰੋਧ ਵੀ ਅਜੋਕੇ ਭਾਰਤੀ ਜੀਵਨ ਦਾ ਸੱਚ ਹੈ। ਕਵਿਤਾ ਦੇ 
ਪਹਿਲੇ ਛੇ ਬੈਦਾਂ ਵਿਚ ਨੀ'ਦ-ਵਿਗੁੱਤੇ ਤੇ ਵਿਲਾਸ-ਵਲਿਸੇ ਵਿਅਕਤੀਆਂ ਦਾ ਸੱਚ ਹੈ । 
ਦੇਖਣ ਨੂੰ ਇਹ ਪ੍ਰਕਿਰਤੀ ਦੇ ਚਿਤ੍ਰ ਹਨ, ਪਰ ਇਹਨਾਂ ਚਿਤਾਾਂ ਵਿਚ ਪੇਸ਼ ਕਾਰਜ ਮਨੁੱਖੀ 


ਹੈ। ਸੁਹਲ, ਵਿਹਲੇ, ਬੇਪਰਵਾਹ ਵਿਅਕਤੀ ਇਕ ਦੂਜੇ ਨੂੰ ਗਲਵਕੜੀਆਂ ਪਾਈ', 
ਨਸ਼ਿਆਂ ਵਿਚ ਗੜ੍ਹੇਦ ਹਨ ਤੇ ਜੀਵਨ ਦੇ ਸੁਖ-ਸੁਹਜ ਨੂੰ ਭੌਗ ਰਹੇ ਹਨ। ਦੂਜੇ ਪਾਸੇ 
12ਵੇ' ਤੋਂ 15ਵੇ' ਬੈਦ ਤਕ ਸਿਰਜਕ ਵਰਗ ਆਪਣੀ ਸ਼ਕਤੀ, ਮਜਬੂਰੀ, ਦੁੱਖ ਤੇ ਭੁੱਖ ਸਣੇ 
ਕੰਮ ਵਿਚ ਜੁਟਿਆ ਹੋਇਆ ਹੈ । ਇਹ ਕੌਮ ਆਪਣੇ ਲਈ ਨਹੀ, ਭੋਗਣਹਾਰ ਦੈ ਸੁਖ- 
ਸੁਹਜ ਲਈ ਹੈ, ਇਸੇ ਲਈ-ਇਹ ਵਗਾਰ ਹੈ । 

___` ਇਕ ਵਾਰ ਡਾ. ਹਰਿਭਜਨ ਸਿੰਘ ਨੇ ਲਿਖਿਆ ਸੀ, ''ਤਾਜ ਮਹਲ ਦਾ ਪ੍ਰੇਰਨਾ 
ਸਰੋਤ ਇਤਿਹਾਸ ਬੁਧ ਹੈ ਨਿੱਜੀ-ਅਨੁਭਵ ਨਹੀ ।$ ਪਤ ਮੇਰੇ ਖਿਆਲ ਵਿਚ ਇਹ ਕਵਿਤਾ 
ਇਤਿਹਾਸ ਬੋਧ ਦੀ ਵੀ ਹੈ ਤੇ ਨਿੱਜੀ-ਅਨਭਵ ਦੀ ਵੀ ਕਿਉਕਿ ਇਜ ਵਿਚ ਪੇਸ਼ ਯਥਾਰਥ 
ਸਾਡੇ ਇਤਿਹਾਸ ਦਾ ਹੀ ਸੱਰ ਨਹੀ, ਮੋਹਨ ਸਿੰਘ ਦਾ ਸਮਕਾਲੀ ਯਥਾਰਥ ਵੀ ਹੈ । 
ਚਿੱਟੇ ਮਰਮਰ ਦਾ ਬਣਿਆ ਤਾਜ ਤੇ ਉਸ ਦਾ ਸੁੰਦਰ ਚੌਗਿਰਦਾ ਸ਼ਾਹ ਜਹਾਨ ਦੇ ਸਮੇ 
ਵੀ ਸੀ ਤੇ ਅੱਜ ਵੀ ਹੈ, ਮਹਿਲਾਂ ਵਿਚ ਮੌਜਾਂ ਮਾਣਦਾ ਵਿਹਲਾ ਵਰਗ ਓਦੋ' ਵੀਸੀ ਤੋ 
ਅੱਜ ਵੀ ਹੈ, ਇਸ ਵਿਹਲੇ ਵਰਗ ਦੇ ਐਸ਼ੋਆਰਾਮ ਲਈ ਮਿਹਨਤ ਕਰਨ ਵਾਲੇ ਲੋਕ ਓਦੋ' 
ਵੀ ਸਨ ਤੇ ਅੱਜ ਵੀ ਹਨ । ਦੋਹਾਂ ਵਰਗਾਂ ਦੇ ਵਿਰੋਧ ਨੂੰ ਉਸ ਸਮੇਂ ਦੇ ਕਵੀ ਨੇ ਵੀ 


੭ 


ਦੇਖਿਆ ਸੀ, ਪਰ ਇਨ੍ਹਾਂ ਦੀ ਏਕਤਾ ਨੂੰ ਪਛਾਨਣ ਲਈ ਜਾਂ ਇਨ੍ਹਾਂ ਦੋਹਾਂ ਦੀ ਅੰਤਰ- 
ਹਿਰਭਰਤਾ ਨੂੰ ਜਾਣਨ ਲਈ ਉਸ ਕੋਲ ਉਹ ਵਿੱਥ-ਸੋਝੀ ਨਹੀ" ਸੀ, ਜੋ ਮੋਹਨ ਸਿੰਘ 
ਕੋਲ ਹੈ। ਸਾਡ' ਪੁਤਾਣਾ ਕਵੀ (ਗੁਰੂ/ਸੂਫ਼ੀ) ਕਿਰਤ ਦੀ ਮਹੱਤਤਾ ਨੂੰ ਪਛਾਣਦਾ ਹੋਇਆ 
ਵੀ ਭੋਗਣਹਾਰ ਦੇ ਸੁਖ-ਸਾਧਨਾਂ ਨੂੰ ਉਸ ਦੇ ਆਪ ਸਿਰਜੇ ਜਾਂ ਪ੍ਰਭੂ ਦੇ ਦਿਤੇ ਸਮਝਦਾ 
ਹੈ । ਉਹ ਭੋਗਣਹਾਰ ਦੇ ਵਿਲਾਸੀ ਜੀਵਨ ਨੂੰ ਨਾ ਤਾਂ ਸਵੀਕਾਰ ਕਰਦਾ ਹੈਤੇਨਾਹੀ 
ਉਸ ਨੂੰ ਸਮਝਣ ਲਈ ਆਪਣੇ ਪਾਠਕ/ਸਰੋਤੇ ਨੂੰ ਪ੍ਰੋਰਿਤ ਕਰਦਾ ਹੈ । ਅਸਲ ਵਿਚ ਜਿਸ 
ਨੂੰ ਸਵੀਕਾਰ ਨਹੀ' ਕੀਤਾ ਜਾਂਦਾ ਉਸ ਨੂੰ ਸਮਝਿਆ ਨਹੀ” ਜਾ ਸਕਦਾ । ਮੋਹਨ ਸਿੰਘ 
ਦੀ ਪ੍ਰਗਤੀਸ਼ੀਲਤਾ ਤੇ ਪੁਰਾਣੇ ਕਵੀ ਦੀ ਪ੍ਰਗਤੀਸ਼ੀਲਤਾ ਵਿਚ ਇਕ ਵੱਡ ਫਰਕ ਇਹ 
ਹੈ ਕਿ ਮੋਹਨ ਸਿੰਘ ਉਪਰਲ ਵਰਗਾਂ ਦੇ ਸੁ੪-ਸਵਾਦ ਨੂੰ ਯਥਾਰਥ ਰੂਪ ਵਿਚ ਸਵੀਕਾਰਦਾ 
ਵੀ ਹੈ ਤੇ ਉਸ ਦੇ ਪਿੱਛੇ ਲੁਕੀ ਮਿਹਨਤ ਸ਼ਕਤੀ ਨੂੰ ਵੀ ਪਛਣਦਾ ਹੈ । 
ਭੋਗਣਹਾਰ ਤੋਂ ਸਿਰਜਣਹਾਰ ਤੋ” ਛੁੱਟ, ਇਸ ਕਵਿਤਾ ਵਿਚ ਇਕ ਤੀਜੀ ਧਿਰ ਵੀ 
ਹੈ, ਉਹ ਹੈ ਦੇਖਣਹਾਰ । ਦੇਖਣਹਾਰ ਹੈ ਤਾਂ ਜਾਗਦਾ ਮਨੁੱਖ, ਪਰ ਉਹ ਵੀ ਨੀ'ਦ-ਵਿਗੁਤੇ 


6, _ਹਰਿਭਜਨ ਸਿੰਘ, ਨਿਮਖ ਚਿਤਵੀਏੇ ਨਿਮਖ ਸਲ'ਹੀਏ'', ਪੰਜਾਬੀ ਸਾਹਿੱਤ, ਮੌਹਨ 
ਸਿੰਘ ਅੰਕ, ਜੁਲਾਈ 1960 


ਸਿਰਜਣਾ 37 


ਵਿਲਾਸੀ ਜੀਵਨ ਦੇ ਸੱਚ ਨੂੰ ਭੋਗ ਰਿਹਾ ਹੈ, ਉਸ ਦੀਆਂ ਖੁਲ੍ਹੀਆਂ ਅੱਖਾਂ ਵੀ ਮਸਤਾਈਆਂ- 
ਅਲਸਾਈਆਂ ਹਨ, ਉਸ ਨੂੰ ਤਾਜ ਦੇ ਗੁੰਬਦ ਕਿਸੇ ਦੀ ਹਿੱਕ ਦੇ ਉਭਾਰ ਲਗਦੇ ਹਨ, ਤੇ 
ਇਸ ਦੀ ਸੁੰਦਰਤਾ ਭੋਗਣਹਾਰ (ਮੁਗਲਾਂ) ਦੇ ਹੁਨਰ ਦਾ ਕਮਾਲ ਜਾਪਵੀ ਹੈ; ਗੱਲ ਕੀ, 
ਉਸ ਸੁਹਦ-ਸੁਆਦ ਸ਼ਾਹ ਜਹਾਨ ਦੇ ਸੁਹਦ ਸੁਆਦ ਤੋ ਵੱਖਰਾ ਨਹੀ । [7ਵੇ' ਤੱ 
10ਵਾਂ ਬੈਦ] ਉਹ ਭੋਗਣਹਾਰ ਨੂੰ, ਭੁਲੇਖੇ ਨਾਲ, ਸਿਰਜਣਹਾਰ ਸਮਝ ਥੋਠਾ ਸੀ, ਪਰ “ਏਨੇ 
ਨੂੰ ਗੁੰਬਦ ਦਾ ਆਂਡਾਂ ਟੋਟੇ ਟੋਟੇ ਹੋਇਆ ।'' ਗੁੰਬਦ ਦਾ ਟੋਟੇ ਹੋਣਾ, ਅਸਲ ਵਿਚ, ਦੇਖਣ- 
ਹਾਰ ਦੇ ਭੁਲੋਖੋ ਦਾ ਟੁੱਟਣਾ ਹੈ । ਉਸਦੀ ਪਹਿਲੀ ਅੱਖ ਦਾ ਬੈਦ ਹੋਣਾ ਤੋਂ ਨਵੀ ਅੱਖ 
ਦਾ ਖੁਲ੍ਹਣਾ ਹੈ, ਜਿਹੜੀ ਭੋਗੀ ਤੋ' ਪਾਰ ਸਿਰਜਕ ਦੀ ਤਲਾਸ਼ ਕਰਦੀ ਹੈ । ਹੁਣ ਉਸਨੂੰ 
ਸਿਰਜਕ ਦੀ ਕਰੜੀ ਕਿਰਤ ਦਾ ਖਰ੍ਹਵਾ ਸੁਹਜ [ਛਾਲੋਂ ਛਾਲੇ ਹੱਕ, ਪੈਰ ਬਿਆਈਆਂ ਪਾਟੇ, 
ਬੋਕਿਆਂ ਵਰਗੇ ਪੇਟ, ਤੁੱਕਿਆਂ ਵਰਗੇ ਗਾਟੋ] ਅਸਲੀਅਤ ਤੇ ਭੌਗਣਹਾਰ ਦੀ ਕੋਮਲਤਾ 
ਦਾ ਸੁਹਜ, ਉਸਦੇ ਮੁਕਾਬਲੇ, ਇਕ ਛਲਾਵਾ ਲਗਦਾ ਹੈ । ਉਹ ਹੁਣ ਸਿਰਜਣਹਾਰ ਦੀ 
ਪੀੜ ਨਾਲ ਵਿਆਕੁਲ, ਆਪਣੇ ਆਪ ਨੂੰ ਪੁਛਦਾ ਹੈ : “ਕੀ ਉਹ ਹੁਜਨ ਹੁਸਨ ਹੈ 
ਸਚਮੁਚ ਜਾਂ ਉੱਜੇ ਹੀ ਛਲਦਾ ?'' 

ਦੇਖਣਹਾਰ ਜੇ ਕਵੀ ਆਪ ਹੈ, ਤਾਂ ਇਹ ਆਖ਼ਰੀ ਬੰਦ ਕਵੀ ਦਾ ਨਿਰਣਾ ਨਹੀਂ', 
ਕਵੀ ਦਾ ਪ੍ਰਸ਼ਨ ਹੈ । ਨਿਰਣਾ ਪਾਠਕ ਨੇ ਆਪ ਕਰਨਾ ਹੈ, ਤੋ ਇਸੇ ਲਦੀ ਇਸ ਕਵਿਤਾ 
ਨੂੰ ਪੜ੍ਹ ਕੇ ਪਾਠਕ ਸ਼ਾਂਤ ਨਹੀਂ' ਹੰਦਾ, ਬੇਚੈਨ ਹੁੰਦਾ ਹੈ। ਇਹ ਕਵੀ ਨਾ ਗੁਰੂ ਹੈ, ਨਾ ਵੈਦ 
ਕਿਉ'ਠਿ ਉਸ ਦੇ ਲਈ ਪਾਠਕ ਨਾ ਸਿਖ ਹੈ ਤੇ ਨਾਂ ਰੌਗੀ, ਇਹ ਕਵਿਤਾ ਨਾਂ ਉਪਦੇਸ਼ਾਤਮਕ 
ਹੈ ਤੇ ਨਾ ਭਾਵ-ਵਿਰੇਚਕ (੦8008706), ਇਸ ਲਈ ਇਹ ਕਵੀ ਸੁਧਾਰਵਾਦੀ ਨਹੀ', 
ਕ੍ਰਾਂਤੀਕਾਰੀ ਹੈ, ਉਸ ਦਾ ਜ਼ੋਰ ਵਿਅਕਤੀ ਨੂੰ ਸੁਧਾਰਨ ਉਤੇ ਨਹੀਂ ਸ(ਥਤ) ਨੂੰ ਤਬਦੀਲ 
ਕਰਨ ਉਤੇ ਹੈ । ਪ੍ਰਗਤੀਵਾਦੀ ਪੰਜਾਬੀ ਕਵਿਤਾ ਦਾ ਇਹ ਇਕ ਹੋਰ ਲਛਣ ਹੈ ਜੋ ਇਸ 
ਨੂੰ ਬਾਕੀ ਢੀ ਪੰਜਾਤੀ ਕਵਿਤਾ ਤੋ' ਅਲੱਗ ਕਰਦਾ ਹੈ । ਜੇ ਭਾਸ਼ਾਈ ਸੰਚਾਰ ਦਾ ਅਰਥ 
ਪਰਚਾਰ ਹੁੰਦਾ ਹੈ ਤਾਂ ਪ੍ਰਗਤੀਵਾਦੀ ਕਵ) ਵੀ ਇਕ ਵਿਸ਼ੇਸ਼ ਵਿਚਾਰਧਾਰਾ ਦਾ ਪਰਚਾਰ 
ਕਰਦਾ ਹੈ, ਪਰ ਕਲਹੀਣ ਪਰਚ'ਰ ਤੇ ਪਾਠਕ ਦੀ ਆਤਮਾ ਦਾ ਸੁਧਾਰ ਪ੍ਰਗਤੀਵਾਦੀ 
ਕਵਿਤਾ ਤੇ ਪ੍ਰਮਾਣਕ ਪ੍ਰਗਤੀਵਾਦੀ ਆਲੋਚਨਾ ਦ' ਕਦੀ ਵੀ ਉਦੇਸ਼ ਨਹੀ” ਰਿਹਾ । ਇਸ 
ਲਈ ਇਥੇ ਕਵਿਤਾ ਤੇ ਵਿਚਾਰਧਾਰਾ ਅਤੇ ਕਵਿਤਾ ਤੇ ਪਰਚਾਰ ਦੇ ਸੈਬੋਧਾਂ ਦੀ ਬਲੌੜੀ 
ਬਹਿਸ ਵਿਚ ਪੈਣੇ" ਸੈਕੋਚ ਹੀ ਕਰਨਾ ਚਾਹੀਦਾ ਹੈ । ਜੇ ਪ੍ਰਗਤੀਵਾਦੀ ਲਹਿਰ ਤ' ਪ੍ਰਭ ਵਿਤ 
ਪੰਜਾਬੀ ਕਵੀਆਂ ਨੇ ਅਜਿਹੀਆਂ ਕਵਿਤਾਵਾਂ ਦੀ ਰਚਨ ਕੀਤੀ ਹੈ ਜਿਨ੍ਹਾਂ ਵਿਚ ਉਪ- 
ਬੌਧਿਕ ਪਰਚਾਰ ਜਾਂ ਭਾਵ-ਵਿਰੇਚਕ ਉਦਗਾਰ ਨੂੰ ਪਹਿਲ ਦਿਤੀ ਗਈ ਹੈ ਤਾਂ ਪ੍ਰਗਤੀ- 
ਆਲੋਚਨਾ ਦੇ ਆਪਣੇ ਟੀਚਿਆਂ ਮੁਤਾਬਕ ਉਨ੍ਹਾਂ ਨੂੰ, ਘੱਟੋ ਘੱਟ, ਪ੍ਰਗਤੀਵਾਦੀ ਕਵਿਤਾਵਾਂ 
ਨਹੀ' ਕਿਹਾ ਜਾ ਸਕਦਾ । ਪ੍ਗਤੀਵਾਦੀ ਕਵਿਤਾ ਵਿਚਾਰਧਾਰਾ ਦਾ ਪਰਚਾਰ ਨਹੀ” 
ਕਰਦੀ, ਪਾਠਕ ਵਿਚ ਕੇਵਲ ਅਜਿਹੀ ਸਮਰੱਥਾ ਪੈਦਾ ਕਰਦੀ ਹੈ ਕਿ ਉਹ ਆਪਣੇ ਨਿੱਤ 
ਦੇ ਅਨੁਭਵ ਨੂੰ ਵਿਚਾਰਧਾਰਕ ਪੱਧਰ ਉਤੇ ਸੋਚ-ਸਮਝ ਸਕੇ । 

ਹਰਿਭਜਨ ਸਿੰਘ ਦਾ 'ਨਿੱਜੀ-ਅਨੁਭਵ' ਤੋ' ਭਾਵ ਇਹ ਹੋ ਸਕਦਾ ਹੈ ਕਿ 'ਤਾਜ 


38 ਸਿਰਜਣਾ 


ਮਹਲ” ਵਿਚ ਕਵੀ ਦਾ ਨਿੱਜ-ਹੰਢਾਏ ਜੀਵਨ ਦਾ ਅਨੁਭਵ ਨਹੀ", ਕੇਵਲ ਦੇਖੇ ਹੋਏ ਜੀਵਨ 
ਦਾ ਅਨੁਭਵ ਹੈ ਕਿਉ'ਕਿ ਇਥੇ ਕਵੀ ਨਾ ਭੌਗੀ ਹੈ ਨਾ ਸਿਰਜਕ, ਸਿਰਫ਼ ਦਰਸ਼ਕ ਹੈ । 
ਉਹ ਨਾ ਤਾਂ ਉਸ ਵਰਗ ਵਿਚੋਂ' ਹੈ ਜੋ ਕੌਮ ਕਰਾਉਂਦਾ ਤੇ ਐਸ਼ ਕਰਦਾ ਹੈਤੇ ਨਾਹੀ 
ਉਸ ਵਿਚੋ” ਜੋ ਕੌਮ ਕਰਦਾ ਤੇ ਫਾਟਾਂ ਜਰਦਾ ਹੈ । ਉਹ ਤਾਂ ਵਿਚਾਰਾ ਮਧ-ਵਰਗ ਦਾ 
ਵਿਅਕਤੀ ਹੈ ਜੋ ਕੇਵਲ ਦੇਖ ਹੀ ਸਕਦਾ ਹੈ। ਪਰ ਯਾਦ ਰਹੇ ਕਿ ਸਿਰਜਣਾ ਤੇ ਭੋਗ ਤੋ 
ਵਿਰਵਾ ਮਧ-ਵਰਗ ਅੱਵਲ ਤਾਂ ਕਿਤੇ ਹੈ ਹੀ ਨਹੀ', ਤੇ ਜੇ ਕੋਈ ਇਕ-ਅੱਧ ਵਿਅਕਤੀ 
ਅਜਿਹਾ ਹੈ ਤਾਂ ਉਸ ਦਾ ਅਨੁਭਵ ਜੀਵਨ ਦੇ ਯਥਾਰਥ ਦਾ ਨਹੀ, ਜੀਵਨ ਦੇ 
ਨਿਖੋਧ ਦਾ ਹੋ ਸਕਦਾ ਹੈ । ਪੰਜਾਬੀ ਵਿਚ 1£60 ਤੋਂ ਪਿਛੋ“ ਅਜਿਹੇ ਨਾਂਹ= 
ਵਾਚੀ ਅਨੁਭਵ ਦੀ ਕਵਿਤਾ ਵੀ ਲਿਖੀ ਗਈ ਹੈ ਤੇ ਅਨੁਭਵ ਦੀ ਇਸ ਵਿਲੱਖਣਤਾ ਕਾਰਨ 
ਹੀ ਉਸ ਨੂੰ ਅਕਵਿਤਾ (3॥0-]੦੦(0੧! ਕਿਹਾ ਗਿਆ ਹੈ। ਪਰ ਮੋਹਨ ਸਿੰਘ ਦੀ 
ਇਸ ਕਵਿਤਾ ਵਿਚਲਾ 'ਦਰਸ਼ਕ', ਖਿਲਾਅ ਵਿਰ ਖਲੌਤਾ ਮਧਵਰਗੀ ਜੀਵ ਤੇ “ਅਕਵਿਤ£ 
ਦਾ ਪਾਤਰ ਨਹੀ” ਕਿਉਕਿ ਉਹ ਭੋਗੀ ਵੀ ਹੈ ਤੇ ਸਿਰਜਕ ਵੀ, ਉਹ ਸੁਹਜ ਦਾ ਆਨੰਦ 
ਵੀ ਲੈਦਾ ਹੈ ਤੇ ਸੁਹਜ-ਸਿਰਜਕਾਂ ਦੇ ਦੁਖ ਵਿਚ ਵੀ ਸ਼ਰੀਕ ਹੁੰਦਾ ਹੈ, ਪਰ ਉਸ ਦੀ 
ਆਖ਼ਰੀ ਵਫ਼ਾ ਸਿਰਜਣਹਾਰ ਨਾਲ, ਕੌਮੀ ਰੁਝੀਆਂ ਮਾਵਾਂ ਨਾਲ ਹੈ । 
ਪ੍ਰਗਤੀਵਾਦੀ ਲਹਿਰ ਤੋਂ” ਪ੍ਰਭਾਵਿਤ ਦੂਜਾ ਵੱਡਾ ਕਵੀ ਹੈ : ਬਾਵਾ ਬਲਵੌਤ । 

ਬਾਵੇ ਕੌਲ ਮੋਹਨ ਸਿੰਪ ਨਾਲੋ" ਵਧੇਰੇ ਦਾਰਸ਼ਨਿਕ ਡੂੰਘਾਈ ਤਾਂ ਹੈ, ਪਰ ਜੀਵਨ ਦੇ 
ਯਥਾਰਥ ਨੂੰ ਠੋਸ ਰੂਪ ਵਿਚ ਗ੍ਰਹਿਣ ਕਰਨ ਤੇ ਸਾਕਾਰ ਕਰਨ ਵਿਚ ਉਹ ਮੋਹਨ ਸਿੰਘ ਦੀ 
ਸੀਮਾ ਨੂੰ ਟੱਪ ਨਹੀ" ਸਕਿਆ । ਬਾਵੇ ਨੇ 'ਟ੍ਰਾਟਸਕੀ , 'ਰੈਲਫ਼ ਫਾਕਸ', 'ਆਇਨਸਟਾਈਨ', 
'ਰੂਸ' 'ਸਮਾਜਵਾਦ' ਆਦਿਕ ਅਜਿਹੀਆਂ ਕਵਿਤਾਵਾਂ ਵੀ ਲਿਖੀਆਂ ਹਨ ਜਿਨ੍ਹਾਂ ਵਿਚ 
ਸੈਸਾਰ ਪ੍ਰਸਿੱਧ ਕਮਿਊਨਿਸਟ ਸਰਮਿਆਂ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਪ੍ਰਮੁਖ ਨੇਮਾਂ 
ਦਾ ਵਰਣਨ ਕੀਤਾ ਗਿਆ ਹੈ ਅਤੇ 'ਹਰ'ਮੀ', 'ਨੌਕਰ', 'ਰੋਜ਼ ਉਸਦਾ ਹਾਰ ਟੁਟ ਜਾਇਆ 
ਕਰੇ, ਆਦਿਕ ਉਹ ਕਵਿਤਾਵਾਂ ਵੀ ਜਿਨ੍ਹਾਂ ਵਿਚ ਉਸ ਨੇ ਉਨ੍ਹਾਂ ਕਾਮੋ-ਕਾਰੀਗਰਾਂ ਨੂੰ ਆਪੋ- 
ਆਪਣੀ ਇਤਿਹਾਸਕ-ਸਮਾਜਕ ਸਥਿਤੀ ਤ' ਚੇਤਨ ਹੁੰਦੇ ਦਿਖਇਆ ਹੈ ਜਿਨ੍ਹਾਂ ਨੂੰ ਧਨਵਾਨ- 
ਵਰਗ ਨੇ ਉਨ੍ਹਾਂ ਦੇ ਸਮੁੱਚੇ ਵਿਰਸੇ ਤ ਜੁਖ-ਸਵਾਦ ਤੋ ਵੰਚਿਤ ਕਰ ਦਿੱਤਾ ਹੈ । “ਨੌਕਰ” 
ਕਵਿਤਾ ਵਿਚ ਇਕ ਮੁੰਡੂ' ਆਪਣੀ ਸਮਾਜਕ ਸਥਿਤੀ ਬਾਰੇ ਕੁਝ ਇਉ" ਸੋਚਦਾ ਹੈ : 

ਛਲਕਦੇ ਰੇਸ਼ਮ ਦੇ ਲਬਾਸ/ਅਕਸ ਲਹਿਰਾਂ ਤੇ ਹੈ ਨੀਲੋਫ਼ਰ ਦਾ. 

ਸੰਦਲੀ-ਜ਼ੁਲਫਾਂ ਦਾ ਸ਼ਿੰਗਾਰ/ਮਖ਼ਮਲੀ ਸੀਨੇ ਦਾ ਉਭਾਰ, 

ਰਾਤ ਦਿਨ ਖੁਸ਼ਬੂ ਦੀ ਬਹਾਰ/ਜਿਵੇ" ਹਸਦੇ ਨੇ ਗੁਲਾਬ 

ਵੇਖ ਕੇ ਅਧਨੰਗੇ ਬਟਨ/ਨੀਤ ਹੁੰਦੀ ਏ ਖਰਾਬ, 

ਉਹ ਸਮਝਦੇ ਹੀ ਨਹੀ'--ਮੈ ਵੀ ਤਾਂ ਦਿਲ ਰਖਦਾ ਹਾਂ ! 


ਫੋਰ ਆਂਉ'ਦੀ ਏ ਆਵਾਜ਼ : 'ਇਕ ਪਾਣੀ ਦਾ ਗਲਾਸ !' 
ਇਕ ਪਾਣੀ ਦਾ ਗਲਾਸ 


ਸਿਰਜਣਾ 39 


ਡੋਬ ਦੇ'ਦਾ ਏ ਮੇਰੇ ਸਾਰੇ ਖ਼ਾਬਾਂ ਦਾ ਜਹਾਜ਼ । 
ਦੇ ਦਿਆਂ ਕਿਉ” ਨਾ ਜਵਾਬ ? 
ਫੇਰ ਆਉਦਾ ਏ ਖ਼ਿਆਲ-- 
ਹੋਰ ਜ਼ਰਦਾਰ ਵੀ ਇਨ੍ਹਾਂ ਦੇ ਭਰਾ ਹੋਵਣਗੇ ! 
[ਜਵਾਲਾ ਮੁਖੀ-1943] 


ਇਸ ਕਵਿਤਾ ਦਾ ਯਥਾਰਥ ਇਹ ਹੈ ਕਿ ਇਕ ਪਾਸੇ ਉਹ ਧਨਵਾਨ ਹਨ ਜਿਹੜੇ 
ਪਾਣੀ ਦਾ ਗਲਾਸ ਵੀ ਪਾ ਕੇ ਨਹੀ' ਪੀ ਸਕਦੇ, ਪਰ ਖ਼ੁਸ਼ਬੂ ਦੀ ਬਹਾਰ ਹੈਢਾ ਰਹੇਂ ਹਨ 
ਦੂਜੇ ਪਾਸੇ ਉਹ ਮੁੰਡੂ ਜਿਹੜਾ ਉਨ੍ਹਾਂ ਦੇ ਹੁਕਮ ਦਾ ਬੱਧਾ ਆਪਣੀਆਂ ਸਭ ਰੀਝਾਂ ਨੂੰ ਮਾਰ ਕੇ 
ਜੀਉ” ਰਿਹਾ ਹੈ। ਆਪਣੇ ਆਪੇ ਤੋ' ਚੇਤੇਨ ਹੋ ਕੇ ਉਹ ਸੋਚਦਾ ਹੈ : ਜਵਾਬ ਦੇ ਦੇਵਾਂ, 
ਪਰ ਇਕ ਜ਼ਰਦਾਰ ਨੂੰ ਜਵਾਬ ਦੇ ਕੇ ਦੂਜੇ ਜ਼ਰਦਾਰ ਦੀ ਗੁਲਾਮੀ ਕਰਨ ਦਾ ਕੋਈ ਅਰਥ 
ਨਹੀ' ਹੈ। ਫਿਰ ਕੀ ਹੋਵੇ ? ਪਾਠਕ ਇਜ ਸਵਾਲ 'ਤੇ ਅਟਕ ਜਾਂਦ/ ਹੈ ਅਤੇ ਉਸੇ ਤਰ੍ਹਾਂ 
ਬੇਚੈਨ ਹੁੰਦਾ ਹੈ ਜਿਵੇ' “ਤਾਜ ਖ਼ਹਲ' ਨੂੰ ਪੜ੍ਹ ਕੇ ਹੁੰਦਾ ਹੈ। ਫਰਕ ਇਹ ਹੈ ਕਿ “ਤਾਜ 
ਮਹਲ' ਵਿਚ ਕੌਮੀ ਰੁੱਝੇ ਮਜੂਰ-ਮਜੂਰਨੀਆਂ ਆਪਣੀ ਸਥਿਤੀ ਤੋ ਬਿਲਕੁਲ ਅਚੇਤ ਹਨ 
ਤੇ ਉਨ੍ਹਾਂ ਦੀ ਥਾਂ ਕੋਈ ਹੋਰ (ਦਰਸ਼ਕ) ਸੋਚਦਾ ਹੈ, ਬਾਵੇ ਦੀ ਕਵਿਤਾ ਵਿਚ ਕਾਮਾ ਆਪ 
ਚੋਤੈਨ ਹੈ ਪਰ ਮੋਹਨ ਸਿੰਘ ਦੀ ਕਵਿਤਾ ਵਾਂਗ ਬਾਵੇ ਦੀ ਕਵਿਤਾ ਵਿਚ ਵੀ ਉਸਦੇ 
ਸਾਹਮਣੇ ਇਸ ਸਥਿਤੀ ਵਿਚੋ” ਨਿਕਲਣ ਦਾ ਰਾਹ ਕੋਈ ਨਹੀ । ਕਾਰਨ ਸ਼ਾਇਦ ਇਹ ਹੈ 
ਕਿ ਜਦੋ' ਵਿਹ ਕਵਿਤਾਵਾਂ ਲਿਖੀਆਂ ਗਈਆਂ ਉਸ ਸਮੋ' ਪੰਜਾਬ ਦੇ ਕਾਮੇ-ਕਿਰਤੀ ਸੈਗਠਿਤ 
ਰੂਪ ਵਿਚ ਕਾਰਜ-ਸ਼ੀਲ ਨਹੀ ਸਨ ਤੇ ਆਪਣੀ ਵਰਗ-ਗਤ ਸਥਿਤੀ ਤੋ” ਜਾਣੂ ਵੀ ਨਹੀ” 
ਸਨ ਹੋਏ । ਬਾਵਾ ਬਲਬੋਤ ਆਪ ਇਹ ਜਾਣਦਾ ਸੀ ਕਿ ਇਸ ਸਮਾਜਕ ਸਥਿਤੀ ਨੂੰ ਕਿਵੇ” 
ਤਬਦੀਲ ਕਰਕੇ ਇਸ ਤੋ ਮੁਕਤ ਹੋਇਆ ਜਾ ਸਕਦਾ ਹੈ, ਪਰ ਜੇ ਉਹ ਆਪਣੇ ਪਾਤਰ ਦੇ 
ਮੂੰਹੋਂ ਅਜਿਹੀ ਵਿਆਖਿਆ ਕਰਵਾਉ'ਦਾ ਤਾਂ ਇਹ ਕਲਾ-ਵਿਹੂਣਾ ਪਰਚਾਰ ਹੁਂਦਾ । 
ਬਾਵਾ ਬਲਵੈਤ ਦੀ ਸ਼ੈਲੀ ਵਿਚ ਕੁੱਝ ਕਵਿਤਾਤਾਂ ਹਰਿਭਜਨ ਸਿੰਘ ਨੇ ਵੀ ਲਿਖੀਆਂ 

ਰਨ, ਭਾਵੇ” ਉਸਨੂੰ ਪ੍ਰਗਤੀਵਾਦੀ ਕਵੀਆਂ ਵਿਚ ਗਿਣਿਆ ਨਹੀ' ਜਾਂਦਾ । ਉਨ੍ਹਾਂ ਕਵਿਤਾਵਾਂ 
ਵਿਚ ਹਰਿਭਜਨ ਸਿੰਘ ਨੇ ਵੀ ਕਿਰਤੀ ਵਰਗ ਦੇ ਇੱਕੇ-ਦੁੱਕੇ ਵਿਅਕਤੀ ਨੂੰ ਸ੍ਰੈ-ਚੇਤੈਨ ਹੁੰਦੇ 
ਦਿਖਾਇਆ ਹੈ । ਉਦਾਹਰਣ ਲਈ 'ਜੇ ਲਾਸ਼ ਬੋਲ ਸਕਦੀ' (ਲਾਸ਼ਾਂ1956) ਵਿਚ ਇਕ 
ਮਿੱਲ-ਮਜ਼ਦੂਰ ਆਪਣੇ ਮਿੱਲ-ਮਾਲਕ ਨੂੰ ਸੰਬੋਧਿਤ ਹੈ : 

ਯਾਦ ਕਰ ਖਾਂ ਉਹ ਸਮਾੰ 

ਜਦ ਤੇਰੇ ਮਹਿਲਾਂ ਦੇ ਲੰਮੇ ਸਹਿਮ-ਪਰਛਾਵੇ' ਹੇਠਾਂ 

ਆ ਖਲੋਤਾ ਇਕ ਜਵਾਨ 

ਆਪਣੀ ਚੌੜੀ ਹਿੱਕ 'ਚ ਲੈ/ਮਾਸੂਮ ਰੀਝਾਂ ਦਾ ਜਹਾਨ 

ਜਿਸ ਦੀ ਤਾਕਤ ਤੇ ਵਫ਼ਾਦਾਰੀ ਨੂੰ ਤੂੰ 

ਕੁਝ ਟਕੇ ਤੇ ਫ਼ਾਕਿਆਂ ਦੇ ਇਵਜ਼ ਸੀ ਲਾਤਾ ਖ਼ਰੀਦ 


- 


40 ਸਿਰਜਣਾ 


ਲਾ 


ਜਿਸ ਦੀ ਉਮਰਾ ਦੇ ਵਰ੍ਹੇ/ਤੇਰੀ ਖ਼ਾਤਰ ਅਰਕ ਬਣ ਬਣ ਕੇ ਵਗੇ 
ਤੁਬਕਾ ਤੁਬਕਾ ਜ਼ਿੰਦਗੀ ਉਣੀ ਹੋਈ ਤੇਰੇ ਲਈ 
ਹਰਿਭਜਨ ਸਿੰਘ ਦਾ ਭਾਸ਼ਾ ਉਤੇ ਕਾਬੂ ਤੇ ਇਸ ਦਾ ਪ੍ਰਯੋਗ ਕਰਨ ਦੀ ਯੋਗਤਾ 

ਬਾਵਾ ਬਲਵੰਤ ਨਾਲੋ” ਵਧੇਰੇ ਹੈ । ਇਸ ਦਾ ਵੱਡਾ ਸਬੂਤ ਉਸ ਦੀ ਲੰਮੀ ਰਚਨਾ 'ਤਾਰ- 
ਤੁਪਕਾ' ਹੈ । ਇਹ ਅਮਨ ਲਹਿਰ ਤੋਂ ਪ੍ਰਭਾਵਿਤ ਇਕ ਕਾਵਿ-ਨਾਟਕ ਹੈ, ਜਿਸ ਵਿਚ 
ਅਜਕੇ ਵਿਗਿਆਨੀ ਨੂੰ-ਜਿਹੜਾ ਇਕ ਤਰ੍ਹਾਂ ਸਮੁੱਚੀ ਸਭਿਅਤਾ ਦਾ ਉਸਰਈਆ ਹੈ--ਆਪ 
ਸਿਰਜੀ ਵਿਨਾਸ਼ਕਾਰੀ ਪਰਮਾਣੂ ਸ਼ਕਤੀ ਤੋਂ` ਸੁਚੇਤ ਹੋ ਕੇ ਮਨੁੱਖੀ ਖ਼ੁਸ਼ਹਾਲੀ ਲਈ ਇਸ ਦੀ 
ਵਰਤੋ" ਕਰਨ ਦਾ ਫੌਸਲਾ ਲੈ'ਦਿਆਂ ਦਿਖਾਇਆ ਹੈ । ਇਸ ਤੋ' ਪਹਿਲਾਂ ਇਸ ਬੀਮ ਨੂੰ, 
ਅਤਿਅੱਤ ਸੈਖਪਤਾ ਨਾਲ, ਬਾਵਾ ਬਲਵੈਤ ਨੇ ਆਪਣੀ ਇਕ ਕਵਿਤਾ 'ਆਈਨਸਟਾਈਨ' 
(ਜਵਾਲਾ ਮੁਖੀ) ਵਿਚ ਵੀ ਪੇਸ਼ ਕੀਤਾ ਸੀ । ਵੀਹਵੀਂ” ਸਦੀ ਦਾ ਮਹਾਨ ਵਿਗਿਆਨੀ, 
ਆਈਨਸਟਾਈਨ, ਕਵੀ ਦੇ ਮੂੰਹੋ“ ਬੋਲਦਾ ਹੈ : 

ਜੋਗ ਦੁਨੀਆਂ ਦੀ ਤਬਾਂਹੀ ਦੇ ਲਈ ; 

ਫਲਸਫ਼' ਮੇਰ ਹੈ ਪਰ/ਸਾਰੇ ਆਲਮ ਦੀ ਰਿਹਾਈ ਦੇ ਲਈ । 
ਪਰ ਇਸ ਥੀਮ ਨੂੰ ਜਿੰਨੇ ਵਿਸ਼ਾਲ ਚਿਤ੍ਰਪਟ 'ਤੇ ਪੇਸ਼ ਕਰਨ ਦੀ ਲੋੜ ਸੀ ਉਹ ਹਰਿਭਜਨ 
ਸਿੰਘ ਹੀ ਕਰ ਸਕਿਆ ਹੈ । 

ਅਮਨ ਲਹਿਰ ਨਾਲ ਸੰਬੰਧ ਰੱਖਣ ਵਾਲੀਆਂ ਕਰੱਝ ਚੋਗੀਆਂ ਕਵਿਤਾਵਾਂ ਰਣਧੀਰ ਸਿੰਘ 

(ਰਾਹਾਂ ਦੀ ਧੂੜ), ਗੁਰਚਰਨ ਰਾਮਪੁਰੀ (ਕਣਕਾਂ ਦੀ ਖੁਸ਼ਖੋ) ਤੇ ਸੰਤੋਖ ਸਿੰਘ ਧੀਰ (ਧਰਤੀ 
ਮੰਗਦੀ ਮੀਂਹ ਵੇ, ਬਿਰਹੜੇ) ਨੇ ਵੀ ਲਿਖੀਆਂ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੀ ਖੂਬਸੂਰਤੀ 
ਦੇ ਸਿਰਜਕ ਤੇ ਆਸ਼ਕ ਮਨੁੱਖ ਨੂੰ ਅਮਨ ਦੀ ਮਹੱਤਤਾ ਨੂੰ ਪਛਾਣ ਕੇ ਜੈਗ ਭੜਕਾਊ 
ਸਾਮਰਾਜੀ ਸ਼ਕਤੀਆਂ ਨੂੰ ਵੈਗਾਰੰਦਆਂ ਦਰਸਾਇਆ ਗਿਆ ਹੈ । ਧੀਰ ਦੀ ਕਵਿਤਾ ਵਿਚ 
ਜ਼ਿੰਦਗੀ ਦਾ ਇਕ ਆਸ਼ਕ ਬੋਲਦਾ ਹੈ : : 

ਕਰੋ ਮਿਆਨਾਂ ਵਿਚ ਤਲਵਾਰਾਂ, ਠਾਕ ਦਿਓ ਰਫ਼ਲਾਂ ਦੇ ਕੌਦੇ 

ਇਸ ਦੁਨੀਆਂ 'ਚੋਂ ਬੰਬ ਹਟਾਓ, ਇਸ ਦੁਨੀਆ 'ਚੋ' ਜ਼ਹਿਰਾਂ ਚੂਸੋ । 

ਇਹ ਦੁਨੀਆਂ ਤਾਂ ਬੜੀ ਪਿਆਰੀ, ਇਹ ਦੁਨੀਆਂ ਫੁੱਲਾਂ ਦੀ ਖਾਰੀ 

ਇਸ ਦੂਨੀਆਂ ਵਿਚ ਦੇਸ਼ ਸਜਨ ਦਾ, ਦੇਸ ਕਿ ਜਿਸ ਦੀ ਧੂੜ ਗੁਲਾਬੀ 

ਦੇਸ ਕਿ ਜਿਥੇ ਝੁੰਡ ਅੰਬੀਆਂ ਦੇ, ਨਿਕੀ, ਸਲੋਟੀ ਸੜਕ ਦਾ ਟੋਟਾ । 


ਜਦ ਤਕ ਸਾਡਾ ਸੀਸ ਤਲੀ 'ਤੇ, ਇਹ ਅਨਹੋਣੀ ਰੋ ਨਹੀ" ਸਕਦੀ 

ਜਦ ਤਕ ਦਿਲ ਆਸ਼ਕ ਦਾ ਧੜਕੇ 

ਪਿਆਰ ਦੀ ਸੁੱਚੀ ਧਰਤੀ ਉਤੇ, ਬੂੰਦ ਲਗੂ ਦੀ ਚੋ ਨਹੀ" ਸਕਦੀ । 
[ਬਿਰਹੜੇ-1958] 


ਇਹ ਤਾਂ ਸਪਸ਼ਟ ਹੈ ਕਿ ਪ੍ਰਗਤੀਵਾਦੀ ਕਵਿਤਾ ਜ਼ਿੰਦਗੀ ਦੀ ਉਸਾਰੀ ਵਿਚ ਜੁੱਟੇ 


ਸਿਰਜਣਾ ਰ੍ 41 


ਉਪਜਕਾਰ_ਵਰਗਾਂ ਦੀ ਵਾਸਤਵਿਕਤਾ ਤੇ ਚੇਤਨਾ ਦੀ ਕਵਿਤਾ ਹੈ, ਪਰ ਹੁਣ ਤੱਕ ਮੈ" ਜਿਨ੍ਹਾਂ 
ਕਵਿਤਾਵਾਂ ਦੀ ਚਰਚਾ ਕੀਤੀ ਹੈ ਉਨ੍ਹਾਂ ਵਿਚ ਸਿਰਜਣਹਾਰ ਨੂੰ ਆਪਣੀ ਆਰਥਿਕ- 
ਰਾਜਨੀਤਕ ਸਥਿਤੀ ਤੋ ਵਿਅਕਤਿਕ ਪੱਧਰ ਉਤੇ ਹੀ ਸੁਚੇਤ ਦਿਖਾਇਆ ਗਿਆ-ਹੈ । 
ਆਪਣੀ ਵਰਗਗਤ ਹੋ'ਦ ਤੇ ਵਰਗ-ਸੰਘਰਸ਼ ਦੀ ਸੋਝੀ ਉਸਨੂੰ ਨਾਂ-ਮਾਤਰ ਹੈ । ਇਸ ਚਾ 
ਵੱਡਾ ਕਾਰਨ ਇਹੋਂ ਹੈ ਕਿ ਜਚੋ' ਤਕ ਭਾਰਤ ਦੇ, ਤੇ ਵਿਸ਼ੇਸ਼ ਕਰਕੇ ਪੰਜਾਬ ਦੇ, ਕਿਰਤੀ- 
ਕਿਸਾਨ ਸੌਗਠਿਤ ਹੋ ਕੇ ਆਪਣੀ ਸਥਿਤੀ ਨੂੰ ਤਬਦੀਲ ਕਰਨ ਲਈ ਘੋਲ ਦੇ ਰਾਹ ਨਹੀਂ” 
ਪੈ ਗਏ ਉਚੋ“ ਤਕ ਵਰਗ ਤੇਤਨਾ ਉਨ੍ਹਾਂ ਵਿਚ ਪੈਦਾ ਹੀ ਨਹੀ' ਹੋਈ ਤੇ ਪ੍ਰਗਤੀਵਾਦੀ ਕਵੀ 
ਕੈਵਲ ਮਾਰਕਸੀ ਸਿਧਾਂਤ ਪੜ੍ਹ ਕੇ ਜਾਂ ਸੰਸਾਰ ਕਮਿਊਨਿਸਟ ਲਹਿਰ ਦੀਆਂ ਗੱਲਾਂ ਸੁਣ ਕੇ 
ਪੰਜਾਬ ਦੇ ਕਾਮਿਆਂ ਨੂੰ ਸਮੂਹਕ ਤੌਰ 'ਤੇ ਚੇਤੈਨ ਹੁੰਦੇ ਨਹੀ" ਸੀ ਦਿਖਾ ਸਕਦਾ । ਅਜਿਹੀ 
ਕਵਿਤਾ ਦੀ ਰਚਨਾ ਉਦੋ ਹੀ ਸੰਭਵ ਹੋਈ ਜਦੋ“ ਭਾਰਤ ਦੇ ਕੁਝ ਸੂਬਿਆਂ ਵਿਚ ਮੁਜਾਰੇ 
ਕਿਸਾਨ ਆਪਣੇ ਹੱਕਾਂ ਲਈ ਜੂਝਣ ਵਾਸਤੇ ਇਕ ਮੁੱਠ ਹੋਏ । ਪਿਆਰਾ ਸਿੰਘ ਸਹਿਰਾਈ 
(ਤਿਲੰਗਾਨਾ ਦੀ ਵਾਰ), ਅੰਮ੍ਰਿਤਾ ਪ੍ਰੀਤਮ (ਸਰਘੀ ਵੇਲਾ) ਤੇ ਮੋਹਨ ਸਿੰਘ 
(ਆਵਾਜ਼ਾਂ) ਨੇ ਆਪਣੀਆਂ ਕੁੱਝ ਇਕ ਕਵਿਤਾਵਾਂ ਇਨ੍ਹਾਂ ਘੋਲਾਂ ਦੇ ਅਨੁਭਵ ਤੋ 
ਲਿਖੀਆਂ ਹਨ । ਮੋਹਨ ਸਿੰਘ ਦੀ ਕਵਿਤਾ 'ਜੱਟੀਆਂ ਦਾ ਗੀਤ” ਦੇ ਕੁਝ ਟੋਟੇ ਨਮੂਨੇ 
ਮਾਤਰ ਪੇਸ਼ ਹਨ : 
ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸਾਡੀਆਂ ਸੁਬਣਾ ਨੂੰ ਭਖੜਾ ਵੇ ਹੋ । 
ਨਾਂ ਸਾਂਡੀ ਵਾੜੀ ਤੇ ਨਾ ਸਾਡੇ ਵਾੜੇ, ਨਾ ਤਨ ਕਜਣ ਨੂੰ ਕਪੜਾ ਵੇ ਹੋ। 
ਗੌਰੀ ਤੇਰੀ ਝੂਟੇ ਪੱਟ ਦੀਆਂ ਲਾਸਾਂ, ਹੇਠ ਸੋਨੇ ਦਾ ਪਟੜਾ ਵੇ ਹੋ । 
ਪੈਰ-ਨਹੁੰਆਂ ਉਤੇ ਚੈਨ ਮਹਿੰਦੀ ਦੇ, ਖੁੱਚੀ' ਅਸਾਡੀ ਘੱਟੜਾ ਵੇ ਹੋ । 


ਉਚੀ ਅਟਾਰੀ ਚੰਦਨ-ਝੂਲਾ, ਪਲਦਾ ਤੇਰਾ ਬਚੜਾ ਵੇ ਹੋ । 
ਰੋਹੀਆਂ ਵਿਚ ਅਸੀ ਨਿਮੀਏ' ਜੰਮੀਏ, ਦਾਸ ਤੇਰਾ ਸਾਡਾ ਨਢੜਾ ਵੇ ਹੋ । 


ਵਾਹੀਏ, ਬੀਜੀਏ, ਸਿੰਜੀਏ, ਵੱਢੀਏ, ਗਾਹੀਏ ਤੇ ਕਰੀਏ ਕਠੜਾ ਵੇ ਹੋ । 
ਆਵੇ' ਤੇ ਸਭ ਹੂੰਝ ਲਿਜਾਵੇ', ਮੁਢ ਤੋ" ਇਹੋ ਝਗੜਾ ਵੇ ਹੋ । 


ਪਾਟੀ ਕਿਰਤ ਨੇ ਇਕ ਮੁੱਠ ਹੋਣਾ, ਬਣ ਜਾਣਾ ਇਕ ਝਖੜਾ ਵੇ ਹੋ । 
ਘੋੜੀ ਤੇਰੀ ਦੇ ਉੜਣੇ ਘੁੰਗਰੂ, ਗੌਰੀ ਦਾ ਚੂੜਾ ਰੱਤੜਾ ਵੇ ਹੋ । 
[ਅਵਾਜ਼ਾਂ= 1954] 


ਇਸ ਕਵਿਤਾ ਦੀਆ 'ਜੱਟੀਆਂ' (ਤਾਜ ਮਹਲ” ਦੀਆਂ ਕੈਮੀ' ਰੁਝੀਆਂ ਮਾਵਾਂ; ਤੋ“ 
ਉਲਟ) ਖਾਊ ਤੇ ਲੋਟੂ ਵਰਗਾਂ ਦੀ ਤੁਲਨਾ ਵਿਚ ਆਪਣੀ ਮੰਦੀ ਹਾਲਤ, ਆਪਣੀ ਲੁਟੀ'ਦੀ 
ਮਿਹਨਤ-ਸ਼ਕਤੀ ਤੋਂ' ਜਾਣੂ ਹਨ ਤੇ ਨਾਲ ਹੀ ਇਸ ਹਾਲਤ ਤੋ" ਮੁਕਤ ਹੋਣ ਲਈ ਉਨ੍ਹਾਂ ਨੂੰ 
ਸਾਂਝੇ ਸੰਘਰਸ਼ ਦੀ ਸਾਂਝੀ ਚੇਤਨਾ ਵੀ ਹੈ । ਭਾਵੇ ਵਰਗ ਜੂਝ ਨਹੀ” ਰਿਹਾ, ਪਰ 
ਜੂਝਣ ਲਈ ਤਿਆਰ ਜ਼ਰੂਰ ਹੋ ਰਿਹਾਂ ਹੈ । ਕਿਹਾ ਜਾ ਸਕਦਾ ਹੈ ਕਿ ਮੋਹਨ ਸਿੰਘ ਦੀ 


42 ਸਿਰਜਣਾ 


ਇਸ ਕਵਿਤਾ ਤੱਕ ਪ੍ਰਗਤੀਵਾਦੀ ਪੰਜਾਬੀ ਕਾਵਿਧਾਰਾ ਆਪਣੇ ਸਫ਼ਰ ਦੇ ਤਿੰਨ ਪੜਾਅ 
ਤਹਿ ਕਰ ਚੁੱਕੀ ਹੈ ; ਪਹਿਲੇ ਪੜਾਅ 'ਤੇ ਇਸ ਕਵਿਤਾ ਵਿਚ ਪੇਸ਼ ਸਿਰਜਕ ਮਨੁੱਖ 
ਆਪਣੀ ਸਮਾਜਕ ਸਥਿਤੀ ਤੋ ਅਚੇਤ ਹੈ, ਪਰ ਕਵੀ ਸਮਾਜ ਦੀ ਸ਼੍ਰੇਣੀ-ਵੰਡ ਤੇ ਇਸ ਵਿਚ 
'ਮਾਸ਼ੂਮ' ਕਿਰਤੀ ਦੀ ਸਥਿਤੀ ਨੂੰ ਪਛਾਣਦਾ ਹੈ ; ਦੂਜੇ ਪੜਾਅ ਦੀਆਂ ਕਵਿਤਾਵਾਂ ਵਿਚ 
ਵਿਅਕਤਿਕ ਪੱਧਰ 'ਤੇ ਸ੍ਰੋ-ਚੇਤੰਨ ਹੋ ਰਹੇ ਕਿਰਤੀ ਦੇ ਜੀਵਨ ਦਾ ਯਥਾਰਥ ਪੇਸ਼ ਹੋਇਆ 
ਹੈ ਤੇ ਤੀਜੇ ਪੜਾਅ ਦੀਆਂ ਕਵਿਤਾਵਾਂ ਦਾ ਮੁੱਖ ਪਾਤਰ 'ਮੈੱ'' ਨਹੀ, 'ਅਸੀ” ਹੈ, 
ਅਰਥ'ਤ ਕਿਸਾਨ-ਮਜੂਰ ਵਰਗਾਂ ਦੀ ਬਹੁਗਿਣਤੀ ਸਮ'ਜ ਦੀ ਵਰਗ-ਵੱੰਡ ਤੇ ਆਪਣੀ 
ਸਾਂਝੀ ਹੋਣੀ ਤੋ" ਸਮੂਹਕ ਰੂਪ ਵਿਚ ਚੇਤੰਨ ਹੋ ਕੇ ਇਸ ਹੋਣੀ ਨੂੰ ਨੱਥ ਲੈਣ ਦੀ 
ਤਿਆਰੀ ਵਿਚ ਹੈ । (ਇਸੇ ਦਿਸ਼ਾ ਵਿਚ ਪ੍ਰਗਤੀਵਾਦੀ ਕਵਿਤਾ ਦਾ ਅਗਲਾ ਪੜਾਅ 
1960 ਤੋ ਪਿਛੋ' ਲਿਖੀ ਗਈ 'ਜੁਝਾਰ ਕਵਿਤਾ” ਹੈ ਜੋ ਹਥਲੇ ਪਰਰੋ ਦਾ ਵਿਸ਼ਾ ਨਹੀ" 
ਕਿਉਕਿ ਇਸ ਨੂੰ 'ਪ੍ਰਗਤੀਵਾਦੀ ਲਹਿਰ` ਦੀ ਕਵਿਤਾ ਵਿਚ ਸ਼ਾਮਲ ਕਰਨਾ ਬਹਿਸ ਦਾ 
ਵਿਸ਼ਾ ਹੈ।) ਇਕ ਗੱਠ ਯਾਦ ਰਹੇ ਕਿ ਪ੍ਰਗਤੀਵਾਦੀ ਕਵਿਤਾ ਦੀ ਇਹ ਵਿਕਾਸ-ਰੇਖਾ 
ਨਿਰੈਤਰ ਤੇ ਅਟੁੱਟ ਨਹੀ' ਹੈ, ਭਾਰਤੀ ਖੱਬੇ ਪੱਖੀ ਲਹਿਰ ਦੀ ਰਾਜਨੀਤਕ ਪੋਜ਼ੀਸ਼ਨ ਅਨੁਸਾਰ 
ਇਹ ਟੁੱਟਦੀ ਜੁੜਦੀ ਰਹੀ ਹੈ । 
ਪ੍ਰਗਤੀਵ'ਦੀ ਕਵਿਤਾ ਨੂੰ ਸਮਝਣ ਵਿਚਾਰਨ ਦੇ ਹੋਰ ਵੀ ਮਾਡਲ ਹੋ ਸਕਦੇ ਹਨ, 
ਮੈ” ਸਿਰਫ਼ ਪ੍ਰਗਤੀਵਾਦੀ ਮ'ਡਲ ਪੇਸ਼ ਕੀਤਾ ਹੈ । ਇਸ ਮਾਡਲ ਨਾਲ ਸੈਬੰਧਿਤ ਦੋ ਹੋਰ 
ਸਵਾਲ ਵੀ ਵਿਚਾਰਨ ਯਗ ਹਨ, ਪਰ ਇਥੇ ਮੈ' ਉਨ੍ਹਾਂ ਵੱਲ ਸੈਕੇਤ ਹੀ ਕਰਾਂਗਾ । ਪਹਿਲਾ 
ਸਵਾਲ ਹੈ ਕਿ ਕਿਰਤੀ ਵਿਅਕਤੀ ਜਾਂ ਕਿਰਤੀ ਵਰਗ ਦੀ ਜਿਸ ਚੇਤਨਾ ਦੀ ਅਸੀ' ਗੱਲ 
ਕਰ ਰਹੇ ਹਾਂ ਕੈ ਉਹ ਚੇਤਨਾ ਕਵਿਤਾ ਵਿਚਲੇ ਪਾਤਰ ਦੀ ਹੈ ਜਾਂ ਕਵੀ ਦੀ ? ਦੂਜੇ ਸ਼ਬਦਾਂ 
ਵਿਚ, ਜੇ ਵਾਸਤਵ ਵਿਚ ਚੇਤਨਾ ਪੰਜਾਬੀ ਕਿਰਤੀ ਵਰਗ ਵਿਚ ਮਿਲਦੀ ਨਹੀ” ਤਾਂ ਇਹ 
"ਕਵਿਤਾ ਸੱਚ ਦਾ ਪ੍ਰਕ'ਸ਼ ਕਿਵੇ" ਹੋਈ ? ਇਸ ਦਾ ਸੈਖੇਪ ਜਵਾਬ ਇਹ ਹੈ ਕਿ ਕਵਿਤਾ ਵਿਚ 
ਪੇਸ਼ ਪਾਤਰ ਦੀ ਚੇਤਨਾ, ਪਾਤਬ ਦੀ ਵੀ ਹੈ ਤੇ ਕਵੀ ਦੀ ਵੀ ਕਿਉਕਿ ਪ੍ਰਗਤੀਵਾਦੀ 
ਕਵੀ ਫੋਟੋਗ੍ਰਾਫਰ ਨਹੀ, ਉਸ ਦੀ ਕਵਿਤ' ਵ'ਸਤਵ ਦਾ ਕੇਵਲ ਅਕਸ ਨਹੀ, ਵਾਸਤਵ ਦਾ 
ਚਿੰਤਨ ਵੀ ਹੈ । ਕਵੀ ਦੀ ਕਲਾ ਇਤ ਗੱਲ ਵਿਚ ਹੈ ਕਿ ਉਹ ਆਪਣੇ ਚਿੰਤਨ ਨੂੰ ਆਪਣੇ 
ਦੇਸ-ਕਾਲ ਦੇ ਕਿਰਤ) ਵਰਗ ਦੀ ਸਹਿਜ ਚੇਤਨਾ ਨਾਲ ਜੋੜ ਕੇ ਪੇਸ਼ ਕਰ ਸਕਿਆਹੈਕਿ 
ਨਹੀ" । ਦੂਜਾ ਸਵਾਲ ਇਹ ਹੈ ਕਿ ਪ੍ਰਗਤੀਵ'ਦੀ ਕਵੀ ਕਿਨ੍ਹਾਂ ਪਾਠਕਾਂ ਲਈ ਲਿਖਦਾ 
ਹੈ ? ਇਸ ਸਵਾਲ ਦਾ ਜ਼ਵਾਬ ਇਕ ਟੱਕ ਨਹੀ” ਦਿਤਾ ਜਾਂ ਸਕਦਾ, ਪਰ ਕਿਹਾ ਜਾ 
ਸਕਦਾ ਹੈ ਕਿ ਉਹ 'ਲੌਕਾਂ' ਲਈ ਲਿਖਦਾ ਹੈ ਉਨ੍ਹਾਂ ਲੋਕਾਂ ਲਈ ਜੋ ਆਪਣੀ 
ਸਮਾਜਕ ਆਰਥਿਕ ਸਥਿਤੀ ਡੋਂ' ਸੁਚੇਤ ਹੋ ਰਹੇ ਹਨ । ਪਰ ਉਨ੍ਹਾਂ ਸਭ ਤੱਕ ਇਹ ਕਵਿਤਾ 
ਪਹੁੰਚਦੀ ਹੈ ਜਾਂ ਨਹੀ' $ ਇਹ ਸਵਾਲ ਸਾਹਿਤ ਨਾਲ ਨਹੀ, ਅਜੋਕੀ ਵਿਦਿਆ= 
ਪਰਨਾਲ)] ਅਤੇ ਸਮੂਹਕ ਸੈਚਾਰ ਦੀ ਰ'ਜਨੀਤ (20110 ੦$ 10855 ੧69) ਨਾਲ 
ਸੰਬੋਧਿਤ ਹੈ, ਇਸ ਲਈ ਇਸ ਨੂੰ ਕਿਸੇ ਹੋਰ ਥਾਂ ਵਿਚਾਰਨਾ ਠੀਕ ਰਹੇਗਾ । 
[ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੋਡੀਗੜ੍ਹ] 


ਸਿਰਜਣਾ 43 


44 


ਤ੍ਰੈਲੋਚਨ 


ਕਰੀਏ ਤਾਂ ਹੁਣ ਕੀ ਕਰੀਏ 


ਕਰੀਏ ਤਾਂ ਹੁਣ ਕੀ ਕਰੀਏ 
ਆਪ ਵਿਹਾਜੀ ਵਿਹੁ ਢਾ ਘੁੱਟ ਕੀਕ੍ਹੰ ਭਰੀਏ ? 


ਲੋਕ ਨਾਇਕ ਦੇ ਇਕ ਨਾਹਰੇ 'ਤੇ 

ਲੋਕਰਾਜ ਦੇ ਝੂਠੇ ਲਾਰੇ 'ਤੇ 

ਖਿੱਤੀਆਂ ਭਉ” ਗਈਆਂ ਹਨ 

ਰਣ ਜੂਝਣ ਦੀਆਂ ਸੋਹਾਂ ਖਾਣ ਵਾਲੀਆਂ ਤਲਵਾਰਾਂ 
ਮਿਆਨਾਂ ਅੰਦਰ ਚੁੱਪ ਚੁਪੀਤੇ ਸੌ“ ਗਈਆਂ ਸਨ 


ਲੋਕਰਾਜ ਦੀ ਜੈ ਗਜਾਉ'ਦੇ 
ਰਮ ਰਾਜ ਦੀ ਜੈ ਬਲਾਉ'ਦੇ 
ਮਾਣ ਮੱਤੇ ਅਸੀ" ਘਰ ਪਰ ਤੇ ਸਾਂ-। 


ਤਾਲ੍ਹਦੇ ਲੱਗੀਆਂ ਜੀਭਾਂ ਗਿੱਠ ਗਿੱਠ ਲੰਬੀਆਂ ਹੋਈਆਂ । 

ਚਿਰੀ' ਵਿਛੁੰਨੀਆਂ ਕਲਮਾਂ ਅੱਖਰਾਂ ਦੇ ਗਲ ਲਗ ਲਗ ਰੋਈਆਂ । 
“ਪਰ ਸ਼ਾਂਤੀ ਭਰੀ ਕਰਾਂਤੀ ਦਾ ਚਾਅ ਜਦ ਮੱਠ' ਹੋਯਾ 

ਹਰ ਬੰਦਾ ਆਪਣੇ ਗਲ ਆਪੂੰ ਰੋਯਾ । 


ਮੋਰਾ ਮਨੂਆ ਵੀ ਮੈਥੋਂ” ਨਿੱਤ ਪੁੱਛਦੈ 
ਲੋਕ ਨਾਇਕ ਦਾ ਸਿਰਨਾਵਾਂ 

ਮੈ' ਚੈਦਰੇ ਨੂੰ ਕੀਕ੍ਰੰ ਸਮਝਾਵਾਂ 

ਲੌਕ ਨਾਇਕ ਹੁਣ ਜਨਪਥ 'ਤੇ ਨਹੀ” 


` ਜ਼ਾਂਤੀ ਨਿਕੇਤਨ ਦੇ ਵਿਚ ਸੌ ਰਿਹਾ ਹੈ 


ਜ਼ਾਂਤੀ ਭਰ ਕਰਾਂਤੀ ਦੇ ਗੁਣ ਗੌ ਰਿਹਾ ਹੈ 
ਜ਼ਾਂਤੀ ਭਰੀ ਕਰਾਂਤੀ ਦੇ ਗੁਣ ਗੌ” ਰਿਹਾ ਹੈ । [3 


[ਅਣੂ ਨਿਵਾਸ, ਡੀਲਾਈਟ ਕਾਲੋਨੀ, ਲਹਿਲ ਏਰੀਆ, ਪਟਿਆਲਾ] 


ਸਿਰਜਣਾ 


ਤੇਜਵੇਤ ਸਿੰਘ ਗਿੱਲ 


ਸੇਰੇਬੇਰੀਆਕੋਫ਼ ਦੀ ਆਲੋਚਨਾਤਮਕ ਦ੍ਰਿਸ਼ਟੀ ਤੇ ਵਿਧੀ 


ਭਾਰਤ-ਅਧਿਐਨ ਦੇ ਖੇਤਰ ਵਿਚ ਸੋਰੇਬੇਰੀਆਕੌਫ਼ ਅਜੋਕੇ ਸੋਵੀਅਤ ਰੂਸ ਦਾ 
ਮੰਨਿਆ=-ਪਰਮੀਨਿਆ ਅਧਿਐਨ-ਵੇਤਾ ਹੈ । ਭਾਰਤ ਵਰਸ਼ ਦੇ ਪੁਰਾਤਨ ਤੇ ਮੱਧ=ਕਾਲੀਨ 
ਸੈਸਕ੍ਰਿਤ ਸਾਹਿੱਤ ਦੇ ਨਾਲ ਨਾਲ ਉਸਨੇ ਸਮੁੱਚੇ ਪੰਜਾਬੀ ਸ'ਹਿੱਤ ਨੂੰ ਵੀ ਆਪਣੇ ਅਧਿਐਨ 
ਦਾ ਵਿਸ਼ਾ ਬਣਾਇਆ ਹੈ । ਪ੍ਰਮਾਣ ਵਜੋ` ਉਸਨੇ ਪੰਜਾਬੀ ਸਾਹਿੱਤ ਨਾਮੀ ਪੁਸਤਕ ਲਿਖੀ 
ਹੈ, ਜਿਸ ਵਿਚ ਪੁਰਾਡਨ ਜੁੱਗ ਤੋ" ਲੈ ਕੇ ਅਜੋਕੇ ਜੁੱਗ ਤੱਕ ਦੇ ਪੰਜਾਬੀ ਸਾਹਿੱਤ ਨੂੰ ਇਸ 
ਦੇ ਵਿਕਾਸ-ਸ਼ੀਲ ਸੰਦਰਭ ਵਿਚ ਦਿ੍‌ਸ਼ਟੀ-ਗੋਚਰ ਕੀਤਾ ਗਿਆ ਹੈ । ਇਸ ਪੁਸਤਕ ਨੂੰ ਪੜ੍ਹ 
ਕੇ ਪੰਜਾਬੀ ਸਾਹਿੱਤ ਵਿਚਲੋਂ ਵਿਕਾਸ ਦੀ ਸੋਝੀ ਹੀ ਨਹੀ” ਹੁੰਦੀ ਸਗੋ” ਸੇਰੇਬੇਰੀਆਕੌਫ਼ ਦੀ 
ਆਲੋਚਨਾਤਮਕ ਦ੍ਰਿਸ਼ਟੀ ਤੇ ਵਿਧੀ ਦਾ ਵੀ ਪਤਾ ਲੱਗਦਾ ਹੈ ਜਿਨ੍ਹਾਂ ਅਨੁਸਜ਼ ਇਸ ਪੁਸਤਕ 
ਵਿਚ ਇਸ ਵਿਕਾਸ ਨੂੰ ਚਿਤਰਿਆ ਗਿਆ ਹੈ । 

ਸੇਰੇਬੇਰੀਆਕੌਫ਼ ਦੀ ਆਲੋਚਨਾਤਮਕ ਦਿ੍‌ਸ਼ਟੀ ਸੋਵੀਅਤ ਰੂਸ ਦੇ ਭਾਰਤ-ਅਧਿਐਨ 
ਅਨੁਕੂਲ ਹੈ, ਜਿਸ ਦਾ ਉਦੇਸ਼ ਪੁਰਾਤਨ ਜੁੱਗ ਤੋ" ਅਜੋਕੇ ਜੁੱਗ ਦੇ ਭਾਰਤੀ ਜੀਵਨ ਤੇ 
ਸਭਿਆਚਾਰ ਦੇ ਅੰਤਰਗਤ ਵਿਕਾਸ ਨੂੰ ਉਭਾਰਨਾ ਹੈ । ਇਹ ਉਦੇਸ਼ ਹੈ ਤਾਂ ਅਧਿਐਨ-ਮੁਖੀ 
ਪਰ ਇਸ ਦਾ ਮਹੱਤਵ ਭਰਪੂਰ ਰਾਜਨੀਤਕ ਮੰਤਵ ਵੀ ਹੈ--ਇਹ ਦਰਸਾਉਣਾ ਕਿ ਭਾਰਤੀ 
ਜੀਵਨ ਤੇ ਸਭਿਆਚਾਰ ਵਿਚ ਵੀ ਉਨ੍ਹਾਂ ਸ਼ਕਤੀਆਂ ਦਾ ਅਭਾਵ ਨਹੀ” ਜਿਨ੍ਹਾਂ ਸਦਕਾ 
ਸੋਵੀਅਤ ਰੂਸ ਵਿਚ ਸਮਾਜਵਾਦੀ ਨਿਜ਼ਾਮ ਤੇ ਸੱਭਿਅਤਾ ਦੀ ਸਥਾਪਨਾ ਹੋਈ ਹੈ । ਇਸ 
ਕਾਰਨ ਸਮਾਜਵਾਦੀ ਰੂਸ ਦੇ ਭਾਰਤ-ਅਧਿਐਨ ਦਾ ਨਿਸ਼ਾਨਾ ਆਰਥਿਕ ਤੇ ਰ'ਜਨੀਤਕ ਹੈ, 
ਕਿਉਕਿ ਸਮਾਜਵਾਦੀ ਦ੍ਰਿਸ਼ਟੀ ਅਨੁਸਾਰ (ਵਿਸ਼ੇਸ਼ ਕਰਕੇ ਉਹ ਜੋ ਅਜੋਕੇ ਰੂਸ ਵਿਚ 
ਵਿਚਰਦੀ ਹੈ? ਆਰਥਿਕਤਾ ਜੀਵਨ ਦਾ ਆਧਾਰ ਹੈ ਤੇ ਰਾਜਨੀਤੀ ਉਹ ਕੜੀ ਹੈ ਜੋ 
ਇਸ ਆਧਾਰ ਨੂੰ ਸਮੁੱਚੇ ਸਭਿਆਚਾਰਕ ਉਸਾਰ ਨਾਲ ਜੋੜਦੀ ਹੈ । 

ਨਿਸਚੇ ਹੀ ਇਸ ਭਾਰਤ-ਅਧਿਐਨ ਵਿਚ ਉਹ ਵਿਸ਼ੇਸ਼ਤਾ ਹੈ ਜਿਸ ਦਾ ਮੈਕਸ 
ਮਿਊਲਰ ਆਦਿ ਦੇ ਭਾਰਤ=ਮਅਧਿਐਨ ਵਿਚ ਅਤਾਵ ਹੈ । ਇਹ ਭਾਰਤ-ਅਧਿਐਨ ਵਿਸ਼ੇਸ਼ 
ਇਤਿਹਾਸਕ ਪ੍ਰਯੋਜਨ ਨੂੰ ਨੇਪਰੇ ਚਾੜ੍ਹਣ ਦਾ ਇੱਛਕ`ਹੈ । ਇਹ ਭਵਿੱਖ-ਮੁਖੀ ਹੈ ਅਤੇ 
ਇਤਿਹਾਸਕ ਆਭਾ ਨਾਲ ਭਰਪੂਰ ਹੈ । ਇਜ ਦੇ ਵਿਪਰੀਤ ਸੈਕਸ ਮਿਊਲਰ ਆਦਿ ਦਾ 
ਭਾਰਤ-ਅਧਿਐਨ ਪੁਰਾਤਨ ਭਾਰਤੀ ਜੀਵਨ ਨੂੰ ਹੀ ਪ੍ਰਮਾਣਿਕ ਠਹਿਰਾਉ'ਦ' ਹੈ । ਆਰਥਿਕ 
ਤੇ ਰਾਜਨੀਤਕ ਪੱਖਾਂ ਦੇ ਵਿਸ਼ਲੇਸ਼ਣ ਦੀ ਬਾਂ ਇਹ ਭਾਰਤ-ਅਧਿਐਨ, ਭਾਰਤੀ ਜੀਵਨ ਦੇ 
ਪੌਰਾਣਿਕ ਤੋ ਅਧਿਆਤਮਕ ਤੱਤਾਂ ਨਾਲ ਹੀ ਮੁਗਧ ਹੋ ਜਾਂਦਾ ਹੈ । ਨਿਰਸੰਦੇਹ ਮੈਕਸ 


ਸਿਰਜਣਾ 45 


ਮਿਊਲਰ, ਆਦਿ ਦਾ ਭਾਰਤ-ਅਧਿਐਨ ਅਤੀਤ-ਮੁਖੀ ਹੈ । ਇਸ ਦਾ ਵੀ ਪਰਤੀ-ਇਤਿਹਾਸਕ 
ਪ੍ਰਯੋਜਨ ਹੈ, ਜਿਸ ਅਧੀਨ ਇਹ ਸਮੁੱਚੇ ਇਤਿਹਾਸਕ ਵਿਕਾਸ ਨੂੰ ਅਣ-ਅਨਿਵਾਰੀ ਠਹਿ- 
ਰਾਉ'ਦਾ ਹੈ । ਤਦ ਵੀ ਇਹ ਭਾਰਤ-ਅਧਿਐਨ ਉਸ ਆਤਰਤਾ ਤੋ” ਖ਼ੁਕਤ ਹੈ ਜੋ ਸਮਾਜ- 
ਸ਼ਾਸਤਰ ਦੀਆਂ ਕਥਿਤ ਵਿਗਿਆਨਕ ਧਾਰਨਾਵਾਂ ਦਾ ਅਨਿੱਖੜਵਾਂ ਅੰਗ ਹੈ _ਅਤੇ ਉਨ੍ਹਾਂ 
ਅਧਿਐਨ ਵੇਤਾਵਾਂ ਦੇ ਭਾਰਤ-ਅਧਿਐਨ ਵਿਚੋਂ' ਡੁੱਲ੍ਹ ਡੁੱਲ੍ਹ ਪੈੱਦਾ ਹੈ ਜੋ ਪੱਛ4 ਅਤੇ ਵਿਸ਼ੋਸ਼ 
ਕਰਕੇ ਅਮਰੀਕਾ ਵਿਚ ਸਥਿੱਤ ਹਨ । 

ਇਸ ਵਿਸ਼ੋਜ਼ਤਾ ਦੇ ਨਾਲ ਹੀ ਸਮਾਜਵਾਦੀ ਰੂਜ ਦੇ ਭਾਰਤ-ਅਧਿਐਨ ਦੀ ਸੀਮ' ਨੂੰ 
ਪਹਿਚਾਣਨਾ ਵੀ ਜ਼ਰੂਰੀ ਹੈ। ਇਸ ਦੀ ਸੰਮਾ ਇਸ ਦੇ ਵਿਸ਼ੇਸ਼ ਕਰਕੇ ਆਰਥਿਕ ਤੋ 
ਰਾਜਨੀਤਕ ਹੋਣ ਵਿਚ ਹੈ । ਇਸ ਡਾਰਤ-ਅਧਿਐਨ ਦੀ ਧਾਰਨਾ ਹੀ ਇਹ ਹੈ ਕਿ ਹਰ 
ਜੁੱਗ ਵਿਚ ਅਤੀਤ ਦਾ ਵਰਤਮਾਨ ਹੋਣਾ ਜ਼ਰੂਰੀ ਹੈ ਅਤੇ ਅਤੀਤ ਨੂੰ ਇਸ ਦੇ ਵਰਤਮਾਨ 
ਵਲੌੋ' ਹੀ ਵਾਚਿਆ ਜ਼ਾ ਸਕਦਾ ਹੈ । ਰਾਜਨੀਤੀ ਦਾ ਅਧਿਐਨ ਭਵਿੱਖ-ਮੁਖੀ ਹੁੰਦਾ 
ਹੈ ਕਿਉ ਕਿ ਇਸ ਲਈ ਵਰਤਮਾਨ ਨੂੰ ਭਵਿੱਖ ਵਲੋ” ਵਾਚਣਾ ਪੈਂਦਾ ਹੈ । ਆਰਥਿਕ ਤੇ 
ਰਾਜਨੀਤਕ ਪੱਖਾਂ ਨਾਲ ਪ੍ਰਮੁੱਖ ਤੌਰ ਉਤੇ ਸੰਬੋਧਿਤ ਹੋਣ ਕਾਰਨ ਇਸ ਕਿਸਮ ਦਾ ਭਾਰਤ 
ਅਧਿਐਨ ਇਤਿਹਾਸਕ ਇਕਹਿਰੇਪਣ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਇਹ ਹੈ ਵੀ, ਕਿਉਕਿ 
ਇਹ ਸਹਿਜੇ ਹੀਂ ਇਸ ਤੱਥ ਨੂੰ ਅੱਖੋਂ ਉਹਲੇ ਕਰ ਦਿੰਦਾ ਹੈ ਕਿ ਭਾਰਤ ਵਿਚ ਹਜ਼ਾਰਾਂ 
ਸਾਲ ਉਸ ਢੰਗ ਦਾ ਉਤਪਾਦਨ ਵਿਗਸਦਾ ਰਿਹਾ ਹੈ ਜਿਸ ਨੂੰ ਕਾਰਲ ਮਾਰਕਸ ਨੇ 
“ਏਸ਼ੀਆਈ ਢੈਗ ਦਾ” ਆਖਿਆ ਹੈ । ਏਹੋ ਜਿਹੇ ਉਤਪਾਦਨ ਦੌਰਾਨ ਸਮਾਜਕ ਸੈਬੋਧਾਂ 
ਵਿਚ ਤਾਂ ਗਤੀ ਆ ਰਹੀ ਹੈੰਦੀ ਹੈ ਪਰ ਉਤਪਾਦਕ ਵਿਧੀਆਂ ਵਿਚ ਖੜੋਤ ਆਈ ਹੁੰਦੀ 
ਹੈ। ਅਜੇਹੇ ਉਤਪਾਦਨ-ਵੱਸ ਹੋਏ ਦੇਸ਼ ਦਾ ਸਮੁੱਚਾ ਯਥਾਰਥ ਇਤਿਹਾਸਕ ਪ੍ਰਕਿਰਿਆ 
ਵਿਚ ਨਹੀਂ ਢਲਦਾ । ਪ੍ਰਮੁੱਖ ਤੌਰ 'ਤੇ ਇਤਿਹਾਸਕ ਪ੍ਰਕਿਰਿਆ ਦਾ ਰੂਪ ਧਾਰਨ ਦੀ ਥਾਂ 
ਅਜੇਹੇ ਦੇਸ਼ ਦਾ ਜੀਵਨ ਇਕ ਤਿਲਕਵੀ' ਤੇ ਚੀਕਣੀ ਸੈਰਚਨਾ ਵਿਚ ਜੰਮ ਜਾਂਦਾ ਹੈ । 

ਹਜ਼ਾਰਾਂ ਸਾਲਾਂ ਤੋਂ ਭਾਰਤ ਵਰਸ਼ ਦਾ ਜੀਵਨ ਇਸ ਤਰ੍ਹਾਂ ਦੀ ਤਿਲਕਵੀ” ਤੇ ਚੀਕਣੀ 
ਸੈਰਚਨਾ ਵਿਚ ਹੀ ਢਲਿਆ ਰਿਹਾ ਹੈ । ਕੁਦਰਤੀ ਤੌਰ ਤੇ ਧਰਮ `ਤੇ ਜ਼ਾਤ-ਪਾਤ ਰਾਂਹੀ” 
ਨਿਰਧਾਰਿਤ ਸਭਿਆਚਾਰਕ ਉਸਾਰ, ਇਸ ਵਿਚ ਐਨੀ ਮਹੱਤਾ ਧਾਰਨ ਕਰ ਗਿਆ ਹੈ ਕਿ 
ਇਹ ਆਰਥਿਕ ਆਧਾਰ ਉੱਪਰ ਭਾਰੂ ਹੋ ਗਿਆ ਹੈ । ਨਿਰੋਲ ਆਰਥਿਕ ਤੇ ਰਾਜਨੀਤਕ 
ਵਿਸ਼ਲੇਸ਼ਣ ਤੋ' ਤਾਂ ਇਸ ਦੇ ਉਸ ਭਾਗ ਦਾ ਹੀ ਪਤਾ ਲਗਦਾ ਹੈ ਜੋ ਇਤਿਹ'ਸਕ ਉੱਥਲ- 
ਪੁੱਥਲ-ਵੱਸ ਬਦਲਦਾ ਰਿਹਾ ਹੈ, ਪਰ ਇਸ ਇਤਿਹਾਸਕ ਉੱਥਲ-ਪੁੱਥਲ ਦੇ ਬਾਵਜੂਦ, ਜੋ 
ਭਾਗ ਤਿਲਕਵੀ' ਤੇ ਚੀਕਣ ਸੈਰਚਨਾ ਵਿਚ ਜੈਮਿਆ ਰਿਹਾ ਹੈ ਉਸ ਦਾ ਇਸ ਵਿਸ਼ਲਸ਼ਣ 
ਤੋਂ ਥਹੁ-ਪਤਾ ਲਾਉਣਾ ਇਕ ਅਮੰਭਵ ਜਹੀ ਗੱਲ ਹੈ । ਸਮਾਜਵਾਦੀ ਰੂਸ ਦੇ ਭਾਰਤ- 
ਅਧਿਐਨ ਵਿਚ ਇਹੀ ਘਟਨਾ ਵਾਪਰੀ ਹੈ, ਨਤੀਜੇ ਵਜੋ” ਇਹ ਸਮੁੱਚਾ ਭਾਰਤ-ਅਧਿਐਨ 
ਇਤਿਹਾਸਕ ਇਕਹਿਰੇਪਣ ਦਾ ਸ਼ਿਕਾਰ ਹੈ । 

ਇਹੀ ਇਤਿਹਾਸਿਕ ਇਕਹਿਰਾਪਣ ਸੇਰੇਬੇਰੀਆਕੌਫ਼ ਦੀ ਆਲੌਚਨਾਤਮਕ ਦ੍ਸਟੀ 
ਤੇ ਵਿੱਧੀ ਵਿਚ ਵੀ ਘਰ ਕਰੀ ਬੈਠ' ਹੈ । ਨਤੀਜੇ ਵਜੋ' ਉਸ ਦੀ ਆਲੌਚਨਾਤਮਕ ਦ੍ਸ਼ਟੀ 


46 ਸ਼ਿਰਜਣਾਂ 


ਤੈ ਵਿਧੀ, ਸਮਾਜਵਾਦੀ ਰੂਸ ਦੇ ਸਮੁੱਚੇ ਸਾਹਿੱਤ-ਚਿੰਤਨ ਨੰ ਨੂੰ ਆਪਣੇ ਕਲਾਵੇ ਵਿਚ ਨਹੀ” 
ਲੰ'ਦੀ । ਅਜੋਕੇ ਸਮਾਜਵਾਦ) ਰੂਸ ਵਿਚ ਮਿਲਦਾ ਸਾਹਿੱਤ-ਚਿੰਤਨ, ਜਿਸ ਦੇ ਪ੍ਰਤੀਨਿੱਧ 
ਦੇਵੀਦੌਫ਼ ਤੇ ਲੌਤਮਾਨ, ਆਦਿ _ਸਾਹਿੱਤ-ਚਿੰਤਕ ਹਨ, ਦੋ ਧਾਰਾਵਾਂ ਢਾ ਸੁਮੇਲ ਹੈ ; 
ਦ੍ਰਦਾਤਮਕ ਪਦਾਰਥਕ ਧਾਰਾ ਦਾ ਜਿਸ ਦੇ ਸਭ ਤੋ' ਮਹਾਨ ਪਥ-ਪੁਦਰਸ਼ਕ ਪਲੌਖਾਨੌਵ 
ਤੇ ਲੂਨ'ਚਰਜਕੀ ਸਨ ਤੇ ਰੂ ਪਵਾਦੀ ਸ਼ੈਲੀਗਤ ਧਾਰਾ, ਜਿਸ ਦੇ ਸਭ ਤੋਂ ਪ੍ਮੁੱਖ ਪਥ= 
ਪ੍ਰਦਰਸ਼ਕ ਬਾਖ਼ਤਿਨ ਤੇ ਵਲੌਸੀਨੌਫ਼, ਹੋਏ ਹਨ । ਮਾਰਕਸਵਾਦੀ ਰੋ ਵਾਲੀ ਇਹ 
ਰੂਪਵਾਦੀ ਸ਼ੈਲੀਗਤ ਧਾਰਾ ਉਨ੍ਹਾਂ ਸਾਰੀਆਂ ਤਰੁੱਟੀਆਂ ਤੋ ਨਿਵਿਰਤ ਹੈ ਜੌ ਪੂਰਵ- 
ਸਮਾਜਵਾਦੀ ਰੂਸ ਵਿਚਲੇ ਆਲੋਚਨਾਤਮਕ ਦਿ੍‌ਸ਼ਟੀਕੋਣ ਦਾ ਅਨਿੱਖੜਵਾਂ ਅੰਗ ਸਨ । 

ਪਲੈਖ਼ਾਨੌਂਵ ਤੇ ਲੂਨਚਰਸਕੀ ਦਾ ਦਵੈਦਾਤਮਕ/ਪਦਾਰਥਕ ਸਾਹਿੱਤ-ਚਿੰਤਨ ਰਚਨਾ 
ਵਿਚ ਚਿੱਤਰ ਜੀਵਨ ਨੂੰ ਰਚਨਹਾਰ ਦੀ ਰਚਨਾਤਮਕ ਪ੍ਰਕ੍ਰਿਆ ਤੇ ਪ੍ਰਤਿਸ਼ਠਤਾ ਨਾਲੋਂ' ਵਧੇਰੇ 
ਮਹੱਤਵ ਭਰਪੂਰ ਠਹਿਰਾਉ ਦਾ ਹੈ । ਦੂਜੇ ਲਫ਼ਜਾਂ ਵਿਚ ਰਚਨਹਾਰ ਦੀ ਰਚਨਾਤਮਕ 
ਪ੍ਰ੍ਕਰਿਆ ਤੇ ਰਚਨਾ ਦੀ ਪ੍ਰਤਿਸ਼ਠਤਾ ਰਚਨਾ ਵਿਚ ਚਿਤਰੇ ਜੀਵਨ ਦੇ ਸੰਦਰਭ ਵਿਚ ਹੀ 
ਪ੍ਰਮਾਣਿਕਤਾ ਦੀ ਲਖਾਇਕ ਬਣਦੀ ਹੈ । ਇਸੇ ਕਾਰਨ ਉਸ ਦੀ ਜਗਤ ਪ੍ਰਸਿੱਧ ਧਾਰਨਾ ਹੈ 
ਕਿ ਰਚਨਾ, ਬਿੰਬਾਂ ਵਿਚ ਚਿਤਰਿਆ ਜੀਵਨ-ਅਨੁਭਵ ਹੀ ਹੁੰਦਾ ਹੈ ਜਿਸ ਦੀ ਨੰਤ੍ਰਿਤ੍ਸ਼ੀਲ 
ਆਭਾ ਉੱਭਰਦੀ ਹੀ ਇਸ ਦੀ ਭੂਗੋਲਿਕ ਤੇ ਆਰਥਿਕ ਆਕਾਂਖਿਆਂ ਵਿਚੋਂ ਹੈ । 
ਲੂਨਾਚਰਸਕੀ ਇਸ ਨੰਤਿਰਿਤ੍ਰਸ਼ੀਲ ਆਭਾ ਵਿਚ ਰਾਜਨੀਤਕ ਤੇ ਮਾਨਸਿਕ ਆਕਾਰਾਂ ਦਾ 
ਵਾਧਾ ਕਰ ਦਿੰਦਾ ਹੈ। ਇਸੇ ਕਾਰਨ ਉਸ ਦੀ ਧਾਰਨਾ ਹੈ ਕਿ ਰਚਨਾ ਵਿਚ ਬੁਨਿਆਦੀ 
ਨੈਤਿ੍‌ਤ੍ਰ ਇਸ ਦੇ ਵਿਸ਼ਾ-ਵਸਤੂ ਦਾ ਹੁੰਦਾ ਹੈ ਜਿਸ ਦਾ ਭਾਵਾਂ ਤੇ ਭਾਵਨਾਵਾਂ-ਭਰਿਆ ਵਗ 
ਬਿੰਬਾਂ ਦੇ ਰੂਪ ਵਿਚ ਉਗਮਦਾ ਹੈ । 

ਮਾਰਕਸਵਾਦੀ ਸੈਦਰਭ ਵਿਚ ਬਾਖਤਿਨ ਤੇ ਵਲੌਸ਼ੀਨੌਫ ਦਾ ਰੂਪਵਾਦੀ-ਸ਼ੈਲੀਗਤ 
ਸਾਹਿਤ-ਚਿਤਨ ਰਚਨਾ ਨੂੰ, ਦੂਹਰੇ ਸੰਵਾਦ ਦੇ ਰੂਪ ਵਿਚ ਚਿਤਵਦਾ ਹੈ । ਦੂਹਰੇ ਸੋਵਾਦ 
ਦਾ ਕੇਦਰ ਹੋਣ ਕਾਰਨ ਰਚਨਾ ਟਿਕ ਵਿਸ਼ੇਸ਼ ਘਟਨਾ ਹੋ ਨਿੱਝੜਦੀ ਹੈ, ਜਿਸ ਨੂੰ ਰਚਣਹਾਰ 
ਤੇ ਰਜਨਾ ਵਿਚਲੋਂ ਵਕਤਾ ਦਾ ਭਾਸ਼ਿਕ ਸੰਵਾਦ ਰਚਨਹਾਰ ਤੇ _ਸਰੋਤਾ ਵਿਚਲੇ ਧੁਨੀਮਈ 
ਸੈਵਾਦ ਨਾਲ ਮਿਲ ਕੇ, ਸਰਬ-ਵਿਆਪਕ ਆਕਾਰ ਪ੍ਰਦਾਨ ਕਰ ਦਿੰਦਾ ਹੈ । ਇਸੇ ਕਾਰਨ 
ਰਚਨਾ ਦੀ ਪ੍ਤਿਸ਼ਰਤਾ ਇੱਕੋ ਵੇਲੇ ਅਸਾਧਾਰਣ ਬੋਲ ਤੇ ਚਿੰਨ੍ਹਾਂ ਦਾ ਸੈਸਾਰ ਹੋਣ ਵਿਚ ਹੈ, 
ਜਿਸ ਦੀ ਭਾਸ਼ਿਕ ਅਜਾਧਾਰਣਤਾ ਇਸ ਦੀ ਸ਼ੈਲੀ ਦੀ ਅਤੇ ਚਿੰਨ੍ਹਾਂ ਦੀ ਪਛਣ ਇਸ ਦੀ 
ਰੂਪਵਾਦੀ ਅਕਾਂਖਿਆ ਨੂੰ ਉਤਾਰ ਸਕਦੀ ਹੈ । ਭਾਵੇ” ਦੋਵੀਚੌਫ਼ ਦੇ ਸਾਹਿੱਤ-ਚਿੰਤਨ ਵਿਚ 
ਰੂਪਵਾਦੀ/ਸ਼ੈਲੀਗਤ ਰੌ“ ਦਾ ਅਤਾਵ ਨਹੀ" ਪਰ ਜਲ ਉਸ ਦਾ ਦਵੈਦਾਤਮਕ/ਪਦਾਰਥਕ 
ਵਧੇਰੇ ਹੈ । ਇਸੇ ਤਰ੍ਹਾਂ ਲੋਭਮਾਨ ਦੇ ਸਾਹਿੱਤ-ਚਿੰਤਨ ਵਿਚੋ ਦਵੇਦਾਤਮਕ/ਪਦਾਰਥਕ ਰੋ” 
ਗ਼ੈਰ-ਹਾਜ਼ਰ ਨਹੀ, ਪਰ ਉਸ ਦਾ ਵਧੇਰੇ ਵਾਸਤਾ ਰਚਨਾ ਦੇ ਰੂਪਵਾਦੀ/ਸ਼ੈਲੀਗਤ ਆਕਾਰ 
ਨਾਲ ਰਹਿੰਦਾ ਹੈ । ਦੂਜੇ ਲਫ਼ਜ਼ਾਂ ਵਿਚ, ਅਜੋਕੇ ਸਮਾਜਵਾਦੀ ਰੂਸ ਦਾ ਸਾਹਿੱਤ-ਚਿੰਤਨ, 
ਦਵੈਦਾਤਮਕ/ਪਦਾਰਥਕ ਤੇ ਰੂਪਵਾਦੀ/ਸ਼ੈਲੀਗਤ ਧਾਰਾਵਾਂ ਦੇ ਸੁਮੇਲ ਵੱਲ ਰੁਚਿਤ ਹੈ ਭਾਵੇ” 
ਇਸ ਦੇ ਪ੍ਰਮੁੱਖ ਸਮਰਥਕਾਂ ਦੇ ਸਾਹਿੱਤ-ਚਿੰਤਨ ਵਿਚ ਇਸ ਸੁਮੇਲ ਨੇ ਲੋੜੀ'ਦੀ ਇਕਾਗਰਤਾ 


ਸਿਰਜਣਾ 47 


ਗ੍ਰਹਿਣ ਨਹੀ" ਕੀਤੀ । 


ਸਰੇਬੇਰੀਆਕੌਫ਼ ਦਾ ਇਕਹਿਰਾ ਸਾਹਿੱਤ-ਚਿੰਤਨ ਸਮਾਜਵਾਦੀ ਰੂਸ ਵਿਚ ਵਿਗਸਿਤ 


ਸਾਹਿੱਤ-ਚਿੰਤਨ ਦੇ ਮੇਚ ਦਾ ਨਹੀ' । ਇਹ ਇਸ ਨਾਲੋ” ਕਿਤੇ ਪੇਤਲਾ ਹੈ ਅਤੇ ਇਸ ਪੇਤਲੋਪਣ 
ਦੇ ਪ੍ਰਮਾਣ ਥਾਂ ਥਾਂ ਉਸ ਦੀ ਪੁਸਤਕ ਪੰਜਾਬੀ ਸਾਹਿੱਤ ਵਿਚ ਵਿਆਪਕ ਹਨ । 
ਮਿਸਾਲ ਦੇ ਤੌਰ ਉਤੇ ਉਹ ਪੰਜਾਬ ਦੀ ਭੂਗੋਲਿਕ ਇਕਾਈ ਨੂੰ ਤਾਂ ਠੀਕ ਚਿਤਵਦਾ 
ਹੈ । ਇਹ ਚਿਤਵਨ ਕਰਦਿਆਂ ਉਹ ਲਿਖਦਾ ਹੈ (ਪੰਜਾਬੀ ਸਾਹਿੱਤ, ਪੰਨਾ 1.2) : 


ਮਾਣ ਮੱਤੀ ਹਿਮਾਲਿਆ ਪਰਬਤ ਦੀ ਲੜੀ ਜਿਹੜੀ ਕਿ ਪੰਜਾਬ ਦੇ ਉੱਤਰ= 
ਪੂਰਬ ਅਤੇ ਉੱਤਰ-ਪੱਛਮ ਵਿਚ ਸਿਰਤਾਜ ਵਾਂਗ ਹੈ, ਅਤੇ ਜਿਸ ਵਿਚ ਅਥਾਹ 
ਖ਼ਜ਼ਾਨਾ ਅਜੇ ਅਣ-ਖੋਜਿਆ ਪਿਆ ਹੈ ਅਤੇ `ਜਿਹੜੀ ਕਿ ਹੁਣ ਮੌਨਸੂਨ 
ਹਵਾਵਾਂ ਨੂੰ ਰੋਕਦ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਲਾਭਦਾਇਕ _ਬਾਰਸ਼ਾਂ ਨੂੰ 

ਪੰਜਾਬ ਦੇ ਖੇਤਾਂ ਵਿਚ ਵਰ੍ਹਾਉਣ ਲਈ ਮਜਬੂਰ ਕਰਦੀ ਹੈ...ਦੱਖਣ-ਪੁੱਛਮ 
ਵਿਚ ਜਿੱਥੇ ਸਿੰਧ ਆਪਣੀਆਂ ਸਹਾਇਕ ਨਦੀਆਂ ਨਾਲ ਉਮ੍ਹੜ ਕੇ ਹੁਲਾਰ 
ਵਿਚ ਆਉਂਦੀ ਹੈ ਅਤੇ ਸਮੁੰਦਰ ਵੱਲ ਨੂੰ ਦੌੜਦੀ ਹੈ ਤੇ ਇਸ ਤਰ੍ਹਾਂ ਨੀਮ- 
ਰੇਗਿਸਤਾਨ ਦੀ ਛੋਟੀ ਜਿਹੀ ਪੁੱਟੀ ਪੰਜਾਬ ਨੂੰ ਬਲੌਚਿਸਤਾਨ ਅਤੇ ਸਿੰਧ 
ਨਾਲੋਂ" ਅੱਡ ਕਰਦੀ ਹੈ । ਪੰਜਾਬ ਦੇ ਪੱਛਮ ਵਿਚ ਗਵਾਂਢੀ ਅਫ਼ਗ'ਨਿਸਤਾਨ 
ਹੈ ਜਿਹੜਾ ਕਿ ਸਿੰਧ ਤੋਂ ਬਹੁਤ ਦੂਰ ਹੈ । ਇਸ ਦੇ ਦੱਖਣੀ ਪੱਛਮੀ ਕਿਨਾਰੇ 
ਰਾਜਸਥਾਨ ਦੇ ਸ਼ੁਸ਼ਕ-ਰੜੇ ਮੈਦਾਨਾਂ ਵਿਚ ਅਲੌਪ ਹੋ ਜਾਂਦੇ ਹਨ ਜਦੋ' ਕਿ 
ਪੂਰਬੀ ਭਾਗ ਉਤਰ ਪ੍ਰਦੇਸ਼ ਦੇ ਖੇਤਾਂ ਨਾਲ ਛੂਹਦੇ ਹਨ । 


ਇਸ ਭੂਗੋਲਿਕ ਇਕਾਈ ਦੀ ਰਾਜਨੀਤਕ ਹੋਣੀ ਨੰ ਨੂੰ ਉਭਾਰਦਾ ਹੋਇਆ ਸੇਰੇਬੇਰਆਕੋਫ਼ 


ਅੱਗੇ ਲਿਖਦਾ ਹੈ (ਪੰਜਾਬੀ ਸਾਹਿੱਤ, ਪੰਨਾ 3)$ 


48 


ਪੰਜਾਬ ਬਹੁਤ ਵੇਰ ਬਦੇਸ਼ੀ ਹਮਲਾਵਰਾਂ ਦੀ ਮਾਰ ਹੇਠ ਆਇਆਂ । ਈਸਾ 
ਮਸੀਹ ਤੋ” ਪੰਜਵੀ ਸਦੀ ਪਹਿਲਾਂ ਪਰਸ਼ੀਆ ਦੇ ਰਾਜੇ ਡੇਰੀਅਸ ਨੇ ਸਿੰਧ 
ਦੇ ਸੱਜੇ ਕੰਢੇ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ । ਮਕਦੂਨੀਆ 
ਦੇ ਸਿਕੰਦਰ ਨੇ ਵੀ ਪੰਜਾਬ 'ਤੇ ਹੂੰਝਾ ਫੇਰ ਦਿੱਤਾ, ਪਰੌਤੂ ਪੰਜਾਬ ਦੇ ਲੋਕਾਂ 
ਵੱਲੋ" ਥਾਂ ਥਾਂ 'ਤੇ ਰੋਕਾਂ ਲੱਗਣ ਕਾਰਨ ਉਸ ਨੂੰ ਆਪਣੀ ਸਾਰੇ ਭਾਗ ਨੂੰ 
ਜਿੱਤਣ ਦੀ ਇੱਛਾ ਨੂੰ _ਤਿਆਗਣਾ ਪਿਆ ।...ਪਿੱਛੋ' ਵਾਲੀਆਂ ਸਦੀਆਂ 
ਵਿਚ, ਪੰਜਾਬ ਨੇ ਮੌਰੀਆ ਬਾਦਸ਼ਾਹਾਂ ਦੇ ਰਾਜ ਦਾ ਤਜਰਬਾ ਕੀਤਾ...ਫਿਰ 
ਪਿੱਛੋ" ਸੀਥੀਅਨ ਅਤੇ ਕੁਸ਼ਨਾਂ ਨੇ ਹਮਲਾ ਕੀਤਾ । ਅਤੇ ਪਿੱਛੋ ਗੁਪਤ 
ਸਲਤਨਤ ਅਤੇ ਹਰਸ਼ ਸਲਤਨਤ ਨੇ ਨਾਲ ਮਿਲਜੇਓਆ (ਉਨ੍ਹਾਂ ਨੂੰ ਪਿੱਛੇ 
ਧੱਕਿਆ ਅਤੇ ਮੁਸਲਮਾਨ ਹਮਲਾਵਰਾਂ ਦੇ ਵਿਰੁੱਧ ਜੰਗ ਕੀਤੀ, ਫੇਰ ਜੰਗ 
ਬਰਤਾਨਵੀ ਜੇਤੂਆਂ ਨਾਲ ਹੋਈ । ਇਸ ਤਰ੍ਹਾਂ ਪੰਜਾਬ ਦੀ ਧਰਤ) ਇਸ ਦੇ 
ਬਹਾਦਰ ਲੋਕਾਂ ਦੇ ਲਹੂ ਨਾਲ ਸਿੰਜੀ ਹੈ। 


੨ ੨੨ << 


ਜਿਵੇ ਕਿ ਸਹਿਜੇ ਹੀ ਉਪਰੋਕਤ ਟੂਕਾਂ ਤੋ' ਸਿੱਧ ਹੋ ਸਕਦਾ ਹੈ ਸੇਰੇਬੇਰੀਆਕੋਫ਼ ਦੇ 


ਸਿਰਜਣਾ 


ਚਿਤਵੇਨ ਵਿਚ ਭੂਗੋਲਕ ਤੇ ਇਤਿਹਾਸਕ ਅੰਸ਼ ਖੰਡਿਝ ਅਵਸਥਾ ਵਿਚ ਪਏ ਹਨ । ਨਤੀਜੇ 
ਵਜੋ ਭੂਗੋਲਿਕ ਅੰਸ਼ ਪੰਜਾਬੀ ਜੀਵਨ ਤੇ ਪ੍ਰਕਿਰਤੀ ਦੇ ਅੰਤਰ-ਸੈਬੇਧ ਨੂੰ ਉਭਾਰਣ ਤੋ” 
ਅਸਮਰੱਥ ਰਹਿੰਦਾ ਹੈ ਅਤੇ ਇਤਿਹ'ਸਕ ਅੰਸ਼ ਇਤਿਹ'ਸਕ ਘਟਨਾਵਾਂ ਦੇ ਵਿਵਰਣ ਤੋ` ਵਧ 
ਕੁੱਝ ਨਹੀ' ! ਇਨ੍ਹਾਂ ਵਿਚ ਉਹ ਏਕਤਾ ਬਿਲਕੁਲ ਨਹੀ ਜੌ ਪਯੈਖਾਨੋਵ ਦੇ ਚਿੰਤਨ ਦਾ 
ਅਨਿੱਖੜਵਾਂ ਅੰਗ ਹੈ । ਕਹਿਣ ਤੋ ਭਾਵ ਇਹ ਨਹੀ ਕਿ ਪਲੈਖਾਨੌਵ ਦਾ ਭੂਗੋਲਿਕ/ 
ਇਤਿਹਾਸਕ ਚਿੰਤਨ ਸਮੁੱਚਤਾ ਦਾ ਲਖਾਇਕ ਹੈ । ਉਸ ਵਿਚ ਵੀ ਆਤਮਕ, ਦਾਰਸ਼ਨਿਕ 
ਤੇ ਸੁਹਜਾਤਮਕ ਆਕਾਰਾਂ ਦਾ ਅਭਾਵ ਹੈ । ਪੰਜਾਬ ਭੂਗੋਲਕ ਇਕਾਈ ਹੀ ਨਹੀ' ਰਿਹਾ, 
ਜਿਵੇ' ਕਿ ਸਰੇਬੇਰੀਆਕੌਫ਼ ਨੇ ਬਿਆਨ ਕੀਤਾ ਹੈ, ਸਗੋ ਦੋ ਕਿਤੇ ਵਡੇਰੀਆਂ ਭੂਗੋਲਕ 
ਇਕਾਈਆਂ ਵਾਲੀਆਂ ਮਹਾਂ-ਧਰਤੀਆਂ ਵਿਚਕਾਰ ਸਥਿੱਤ ਵੀ ਰਿਹਾ ਹੈ । ਦੱਖਣ/ਪੂਰਬ ਦੀ 
ਮਹਾਂ-ਧਰਤੀ ਭਾਰਤ-ਵਰਸ਼ ਦੀ ਸੀ ਜੋ ਪੁਰਾਤਨ ਸੋਜਕ੍ਰਿਤ ਸਾਹਿੱਤ ਵਿਚ 'ਤ੫ਵਣ' ਦੇ ਬਿੰਬ 
ਵਿਚ ਸਥੂਲ ਰੂਪ ਇਖ਼ਤਿਆਰ ਕਰਦੀ ਹੈ। ਇਸ ਦਾ ਮਾਨਵੀਕਰਣ 'ਰਿਸ਼ੀ' ਦੇ ਬਿੰਬ 
ਰਾਹੀ' ਹੁੰਦਾ ਹੈ, ਜਿਸ ਲਈ ਤਪੋਵਣ ਸ੍ਰਿਸ਼ਟੀ ਦਾ ਲਘੂ-ਰੂਪ ਹੈ ਅਤੇ ਸ੍ਰਿਸ਼ਟੀ ਤਪੋਵਣ 
ਦਾ ਵਿਰਾਟ ਰੂਪ ਹੈ। ਰਿਸ਼ੀ ਲਈ ਦੇਸ਼ ਵਿਚ ਗਤੀ ਵਰਜਿਤ ਹੈ ਪਰ ਗਤੀਹੀਣ 
ਅਵਸਥਾ ਵਿਚ ਉਹ ਅਜੋਹੇ ਅੰਤਰ-ਧਿਆਨ ਨੂੰ ਪਹੁੰਚਦ' ਹੈ, ਜਿਸ ਰਾਹੀ ਉਸ ਨੂੰ "ਭੂਤ 
ਭਵਿੱਖ ਭਵਾਨ'” ਦਾ ਸਹਿਜ ਅਨ੍ਭਵ ਹੋਂ ਜਾਂਦ ਹੈ। ਕੁਦਤਤੀ ਤੌਰ ਉਤੇ ਇਹ ਮਹਾਂ- 
ਧਰਤੀ ਪੁਰਾਣ ਦੀ ਸੌਰਚਨਾ ਵਿਚ ਮੋਚਿਤ ਹੈ, ਜਿਸ ਵਿਚੋ ਅਰੋਭ ਦਾ ਝਲਕਾਰ ਦ੍ਰਿਸ਼ਟਮਾਨ 
ਹੁੰਦਾ ਹੈ । 

ਦੱਖਣ/ਪੂਰਬ ਵੱਲ ਵਿਛੀ ਇਸ ਪੌਰਾਣਿਕ ਆਭਾ ਵਾਲੀ ਮਹਾਂ-ਧਰਤੀ ਦੇ ਟਾਕਰੇ 
ਵਿਚ, ਉੱਤਰ/ਪੱਛਮ ਵੱਲ ਵਿਛੀ ਉਹ ਮਹਾਂ-ਧਰਤੀ ਹੈ ਜੋ ਪੁਰਾਤਨ ਯਹੂਦੀ ਰਚਨਾਵਾਂ ਵਿਚ 
ਕਦੇ ਬੀਆਬਾਨ ਤੇ ਕਦੇ ਮਾਰੂਥਲ ਦੇ ਰੂਪ ਵਿਚ ਬਿੰਬਤ ਹੁੰਦੀ ਹੈ । ਇਸ ਮਾਰੂਥਲ ਜਾਂ 
ਬੀਆਬਾਨ ਦਾ ਮਾਨਵੀਕਰਣ ਉਸ ਰਾਂਹੀ ਦੇ ਬਿੰਬ ਰਾਹੀ" ਹੁੰਦਾ ਹੈ, ਜਿਸ ਲਈ 
ਦੇਸ਼ ਵਿਚ ਗਤੀ ਹੀ ਜੀਵਨ ਦੀ ਆਧਾਰ-ਸ਼ਿਲਾ ਹੈ । ਗਤੀਸ਼ੀਲ ਹੋ ਕੇ ਉਹ ਉਸ ਚੇਤਨਾ 
ਨੂੰ ਪ੍ਰਾਪਤ ਕਰਨਾ ਲੌੜਦਾ ਹੈ ਜੋ ਉਸ ਨੂੰ ਕਾਲਿਕੀ ਸਮੱਸਿਆਵਾਂ ਦਾ ਸਦੀਵੀ ਕਹੀ' 
ਤਾਂ ਚਿਰੈਜੀਵੀ ਸਮਾਧਾਨ ਪ੍ਰਦਾਨ ਕਰ ਦੇਵੇ । ਨਿਸਚੇ ਹੀ ਕਾਲ ਦੀ ਨਿਰੈਤਰਤਾ ਇਸ ਮਹਾਂ= 
ਧਤਤੀ ਦੀ ਅੰਤਰ-ਆਤਮਾ ਵਿਚ ਵੱਸੀ ਹੋਈ ਹੈ ਜਿਸ ਵਿਚੋ' ਅੰਤ ਦੀ ਅਨੌਤਤਾ ਦੇ ਦੀਦਾਰ 
ਹੋ ਸਕਦੇ ਹਨ । 

ਦੋਨਾਂ ਮਹਾਂ-ਧਰਤੀਆਂ ਵਿਚਕਾਰ ਸਥਿਤ ਪੰਜਾਬ ਦੀ ਧਰਤੀ ਹੱਥ ਦੀ ਹਥੇਲੀ ਵਰਗਾ 
ਸਪਸ਼ਟ ਮੈਦਾਨ ਹੈ । ਉਹ ਦੋਨਾਂ ਪ੍ਰਭਾਵਾਂ ਪ੍ਤੀ ਰੁਚਿਤ ਹੈ, ਪਰ ਦੋਨਾਂ ਵਿਚੋ' ਕਿਸੇ ਨਾਲ ਵੀ 
ਅਭੇਦ ਨਹੀ । ਇਸ ਦਾ ਮਾਨਵੀ ਬਿੰਤ ਉਸ ਕਿਰਤੀ ਦਾ ਹੈ ਜਿਸ ਨੇ ਰਿਸ਼ੀ ਦੇ ਚਿੰਤਨ ਤੇ 
ਰਾਹੀ ਦੇ ਕਾਰਜ ਨੂੰ ਏਕਤਾ ਵਿਚ ਤਾਂ ਪਰੋ ਲਿਆ ਹੈ, ਪਰ ਨਾਲ ਹੀ ਚਿੰਤਨ ਤੇ ਕਾਰਜ ਦੀ 
ਦਵੈਦਾਤਮਕ ਤੇ ਪਦਾਰਥਕ ਵਿਸ਼ੇਸ਼ਤਾ ਨੂੰ ਕਿਰਤ ਦੀ ਸੁੰਗੜੀ ਹੋਈ ਅਕਾਂਖਿਆ ਵਿਚ 
ਢਾਲ ਲਿਆ ਹੈ। ਇਸ ਤਰ੍ਹਾਂ ਪੰਜਾਬੀ ਜੀਵਨ ਦੀ ਅੰਤਰ-ਆਤਮਾ ਵਿਚ ਉਹ ਦੁਫਾੜ ਰਚੀ 
ਹੋਈ ਹੈ ਜੋ ਸਮੇ' ਦੇ ਬੀਤਣ ਨਾਲ ਮਿਟੀ ਨਹੀ' ਸਗੋ” ਨਵੇ' ਤੋ ਨਵੇ' ਗੁਣਾਤਮਕ ਤੇ 


ਸਿਰਜਣਾ 49 


ਸੰਖਿਆਤਮਕ ਆਕਾਰ ਗ੍ਰਹਿਣ ਭਰਦੀ ਚਲੀ ਗਈ ਹੈ । ਕੁਦਰਤੀ ਤੌਰ ਉੱਤੇ ਪੰਜਾਬ ਨਾ 

ਤਾਂ ਕੋਈ ਮੌਲਿਕ ਪੁਰਾਣ ਰਚ ਸਕਿਆ ਹੈ ਤੇ ਨਾ ਵਿਲੱਖਣ ਇਤਿਹਾਸ ਹੀ ਸਿਰਜ ਸਕਿਆ 

ਹੈ। ਪੁਰਾਣ ਵਲ ਇਹ ਕੇਵਲ ਲਗਾਉ ਹੀ ਦਰਸਾ ਸਕਿਆ ਹੈ ਅਤੇ ਇਤਿਹਾਸ ਵਿਚ 

ਕੇਵਲ ਇਹ ਵਿਚਰ ਹੀ ਸਕਿਆ ਹੈ । 

ਪੰਜਾਬ ਦੀ ਭ੍ਰਗੋਲਕ ਇਕਾਈ ਸੰਬੰਧੀ ਸਰੇਬੇਰੀਆਕੌਫ਼ ਦੇ ਵਰਣਨ ਤੋਂ' ਅਜੇਹੇ ਕੋਈ 

ਗਹਿਰੇ ਤੇ ਗੋਭੀਰ ਨਿਚੋੜ ਪ੍ਰਾਪਤ ਨਹੀ' ਹੁੰਦੇ । ਇਸ ਤਰ੍ਹਾਂ, ਪੰਜਾਬ ਦੀ ਵਿਤਿਹਾਸਕ 

ਹੋਣੀ ਨੂੰ ਸਮਝਣ ਲਈ, ਰਾਂਜਾ ਰਸਾਲੂ ਦੇ ਚਿਤਰਣ ਰਾਹੀ' ਪੇਸ਼ ਕਰਦਾ ਹੈ । 

ਰਾਜਾ ਰਸਾਲੂ ਦ। ਚਿਤਰ ਪੇਸ਼ ਕਰਦਿਆਂ ਸੇਰੇਬੇਰੀਆਕੌਫ਼ ਲਿਖਦ' ਹੈ (ਪੰਜਾਬੀ ਸਾਹਿੱਤ, 

ਪੰਨਾ 7) : 
ਪੰਜਾਬੀ ਲੌਕ-ਕਥਾਵਾਂ ਦੀਆਂ ਸਭ ਤੋ" ਪੁਰਾਣੀਆਂ ਦਸਤਾਵੇਜ਼ਾਂ ਵਿਚੋ' ਰਾਜਾ 
ਰਸਾਲ੍ਹ ਦੀ ਪੌਰਾਣਿਕ ਕਥਾ ਹੈ...ਰਸਾਲੂ ਦਾ ਬਿੰਬ ਜੀਵਿਤ ਹੈ ਅਤੇ ਇਹ 
ਬਹੁ-ਪੱਖੀ ਵੀ ਹੈ : ਕਦੇ ਇਹ ਇਕ ਸ਼ਰਾਰਤੀ ਨੌਜਵਾਨ ਦਾ ਹੁੰਦਾ ਹੈ ਕਦੇ 
ਇਹ ਸ਼ਕਤੀਸ਼ਾਲੀ ਯੋਧੇ ਦਾ ਅਤੇ ਫਿਰ ਉਹ ਇਕ ਭੋਲਾ ਭਾਲਾ ਪਿਆਰਾ 
ਪੁੱਤਰ ਲਗਦਾ ਹੈ ਅਤੇ ਕਦੇ ਉਹ ਪਤ ਲਗਦਾ ਹੈ । 
---ਪੌਰਾਣਕ ਠਬਾਂਵਾਂ, ਵਾਰਤਾਵਾਂ, ਕਹਾਣੀਆਂ, ਗੀਤ ਅਤੇ _ਸਰੋਦੀ 
ਕਹਾਣੀਆਂ ਇਸੇ ਹੀ ਨਾਮ ਨਾਲ ਸੋਬੋਧਿਤ ਹਨ ..ਅਜੇ ਵੀ ਇਨ੍ਹਾਂ ਪੌਰਾਣਿਕ 
ਕਥਾਵਾਂ ਵਿਚ ਬਹੁਤ ਕੁੱਝ ਅਜਿਹਾ ਹੈ ਜਿਹੜਾਂ ਕਿ ਧੁੰਦਲੇ ਭੂਤ ਨਾਲ 
ਸੋਬੈਧਿਤ ਹੈ, ਤੇ ਅਸਲ ਵਿਚ ਇਹੀ ਹੈ ਜਿਹੜਾ ਕਿ ਸਾਨੂੰ ਘੱਟੋ ਘਟ ਮੋਟੇ 
ਤੌਰ 'ਤੇ ਉਹ ਮੁੜ ਸਿਰਜਣ ਦੇ ਯੋਗ ਬਣਾਉ'ਦਾ ਹੈ ਜਿਸ ਨੂੰ ਕਿ ਸਾਡੇ ਅੱਜ 
ਦੇ ਪੰਜਾਬ ਦੇ ਵੱਡੇ ਵਡੇਰੇ ਕਾਵਿ-ਜਦੂ ਰਾਹੀ" ਸਦੀਵੀ ਬਣ'ਉਣ ਦੀ ਕੋਸ਼ਿਸ਼ 
ਕਟਦੇ ਆਏ_ ਹਨ । 

ਜਿਵੇ ਕਿ ਉਪਰੋਕਤ ਟੂਕ ਤੋ' ਭਲੀ ਭਾਂਤ ਹੀ ਸਿੱਧ ਹੋ ਜਾਂਦਾ ਹੈ ਕਿ ਸੇਰੇਬੇਰੀਆਕੋਫ਼, 
ਰਾਜਾ ਰਸਾਲਹ ਨੂੰ ਪੰਜਾਬ ਦੀ ਅਤਰ-ਆਤਮਾ ਦਾ ਸਾਕਾਰ ਬਿੰਬ ਹੀ ਨਹੀ' ਠਹਿਰਾਉ'ਦਾ 


01 


ਸਗੋ” ਉਸ ਦੀ ਮਹੱਤਾ ਨੂੰ ਪੂਰਨ ਜੋਗੀ ਦੀ ਮਹੱਤਾ ਨਾਲੋ” ਨਿਖੇੜ ਲੈ'ਦਾ ਹੈ । ਇਸ 
ਨਿਖੇੜ ਦੇ ਫਲ-ਜਰੂਪ ਹੀ ਉਹ ਰਾਜਾ ਰਸਾਲੂ ਦੀ ਅ-ਪ੍ਰਮਾਣਕ ਵਿਆਖਿਆ ਵਿਚ ਪੈ 
ਜਾਂਦਾ ਹੈ । ਵਾਸਤਵ ਵਿਚ ਰਾਜਾ ਰਸਾਲੂ ਉਸ ਅਸਫਲਤਾ ਦਾ ਪ੍ਰਤੀਕ ਹੈ ਜੋ ਪੰਜਾਬੀ 
ਜੀਵਨ ਨੇ ਇਤਿਹਾਸ ਪ੍ਰਤੀ ਦਿਖਾਈ ਹੈ । ਰਾਜਾ ਰਸਾਲੂ ਸਲਵਾਨ ਤੋ" ਮੁਨਕਰ ਹੈ, ਇਹ 
ਉਸ ਦੀ ਪ੍ਰਾਪਤੀ ਹੈ । ਭੋਰੇ ਵਿਚੋ" ਨਿਕਲ ਆਉਣ ਤੋਂ ਮਗਰੋ ਉਸ ਦੀ ਇਹ ਪ੍ਰਾਪਤੀ 
ਘਟਨਾਵਾਂ ਵਿਚ ਹੀ ਵਿਸਤ੍ਰਿਤ ਹੁੰਦੀ ਹੈ, ਅਨੁਭਵਾਂ ਵਿਚ ਵਿਗਸਿਤ ਨਹੀਂ' ਹੁੰਦੀ, ਜੋ ਉਸ 
ਨੂੰ ਨਵੀ" ਚੇਤਨਾ ਪ੍ਰਦਾਨ ਕਰ ਕੇ ਨਵੇ' ਨੰਤਿ੍‌ਤ੍ਰ ਦਾ ਸ੍ਰੌਤ ਮਿਥ ਸਕਦੇ । ਕੁਦਰਤੀ ਤੌਰ 
ਉੱਤੇ ਉਸ ਦੀ ਜਦੋ-ਜਹਿਦ ਦੈ'ਤਾਂ ਵਿਰੁੱਧ ਵਧੇਰੇ ਹੈ ਜਿਨ੍ਹਾਂ ਨੂੰ ਮਾਰ ਕੇ ਉਹ ਕਿਰਤ ਦੀ 
ਪ੍ਤਿਸ਼ਠਤਾ ਨੂੰ ਸਥਾਪਿਤ ਕਰਦਾ ਹੈ, ਪਰ ਕਿਤੇ ਵੀ ਕਿਰਤ ਦੀ ਪ੍ਰਤਿਸ਼ਠਤਾ ਚਿੰਤਨ ਤੇ 
ਕਾਰਜ ਦੀ ਸੈਜੋਗੀ/ਵਿਜੋਗੀ ਪ੍ਰਕਿਰਿਆ ਦਾ ਤੂਪ ਨਹੀ ਧਾਰਦੀ । 


50 ਸਿਰਜਣਾ 


ਰਾਜਾ ਰਸਾਲੂ ਦੀ ਉਪਰੋਕਤ ਮਹੱਤਾ ਨਾਲੋ” ਪੂਰਨ ਜੌਗੀ ਦੀ ਮਹੱਤ' ਨੂੰ ਨਿਖੇੜਿਆ 
ਨਹੀ ਜਾ ਸਕਦਾ ਕਿਉਕਿ ਪੂਰਨ, ਪੰਜਾਬੀ ਜੀਵਨ ਦੇ, ਪੁਰਾਣ ਨਾਲ ਅਪੂਰਨ ਲਗਾਉ ਦਾ 
ਪ੍ਮਾਣਕ ਪ੍ਰਤੀਕ ਹੈ। ਉਸ ਦੀ ਮਾਨਤਾ ਦਾ ਭੇਦ ਏਨਾ ਉਸ ਦੇ ਭਗਤ ਬਣ ਜਾਣ ਦੀ 
ਸਫਲਤਾ ਵਿਚ ਨਹੀ” ਜਿੰਨਾਂ ਉਸ ਦੇ ਪੁੱਤਰ, ਪ੍ਰੋਮੀ ਤੇ ਪਤੀ ਨਾ ਬਣ ਸਕਣ ਵਾਲੀ 
ਅਸਫਲਤਾ ਵਿਚ ਹੈ । ਰਾਜ-ਪਾਟ ਨੂੰ ਤਿਆਗ ਦੇਣ ਦੀ ਪ੍ਰੇਰਣਾ ਵੀ ਅੰਤਰ-ਆਤਮਾਂ ਵਿਚੋ” 
ਆਉਣ ਦੀ ਥਾਂ ਉਸ ਉਪਰਾਮਤਾ ਵਿਚੋ ਆਉਦੀ ਹੈ ਜਿਹੜੀ ਉਸ ਨੂੰ ਸਲਵਾਨ, ਸੁੰਦਰਾਂ 
ਤੋਂ ਲੂਣਾ ਪ੍ਰਤੀ ਅਨੁਭਵ ਹੁੰਦੀ ਹੈ । ਰਾਂਜ-ਪਾਟ ਨੂੰ ਤਿਆਗ ਕੇ ਜੈਗਲਾਂ ਵਿਚ ਘੁੰਮ ਕੇ 
ਉਹ ਉਸ ਗਹਿਰੇ ਤੇ ਗੈਭੀਰ ਗਿਆਨ ਨੂੰ ਨਹੀਂ' ਪਹੁੰਚਦਾ ਜੋ, ਉਦ'ਹਰਣ ਵਜੋ', ਗੌਤਮ 
ਬੁੱਧ ਦੇ ਹਿੱਸੇ ਆਉ'ਦਾ ਹੈ ਜਿਸ ਦਾ ਕਈ ਪੱਖਾਂ ਤੋ ਉਹ ਲਘੂ-ਰੂਪ ਹੈ । ਨਾਲੋ ਪੂਰਨ ਦੇ 
ਰੱਬੀ ਗਿਆਨ ਦਾ ਸਮਾਜੀਕਰਣ ਸੈਭਵ ਨਹੀਂ” : ਸੁੱਕੇ ਬਾਗ ਦਾ ਹਰਾ ਹੋ ਜਾਣਾ, ਪੂਰਨ ਦਾ 
ਵਰ ਦੇ ਕੇ ਸਲਵਾਨ ਤੋਂ ਲੂਣਾਂ ਨੂੰ ਸਰਾਪ ਤੋ' ਮੁਕਤ ਕਰ ਦੇਣਾ, ਉਸ ਦੀ ਉਸ ਸ਼ਕਤੀ ਨੂੰ 
ਦਰਸਾਉ'ਦੇ ਹਨ ਜੋ ਉਸ ਨੂੰ ਜਨ-ਸਮੂਹ ਨਾਲੋ ਵਖਰਿਆਉ'ਚੀ ਹੈ, ਨਾਂ ਕਿ ਉਸ ਸਮਰੱਥਾ 
ਨੂੰ ਜੋ ਉਸ ਨੂੰ ਨਵੇ ਸੱਭਿਆਚਾਰ ਦਾ ਸ੍ਰੋਤ ਮਿੱਥ ਸਕਦੀ, ਜਿਵੇ” “ਅਗਨੀ ਤੇ ਉਪਦੇਸ਼” 
ਗੌਤਮ ਬੁੱਧ ਨੂੰ ਮਿੱਥਦਾ ਹੈ । 

ਇਸ ਤਰ੍ਹਾਂ ਦਾ ਵਿਰੋਧ ਤਾਂ ਦਰਅਜਲ ਸੇਰੇਕੇਰੀਆਕੌਫ਼ ਦੀਆਂ ਗੁਰਬਾਣੀ ਸ਼੍ਰਫ਼ੀ 
ਕਾਵਿ, ਕਿੱਸਾ ਕਾਵਿ ਤੇ ਆਧੁਨਿਕ ਕਵਿਤਾ ਆਦਿ ਬਾਬਤ ਸਾਰੀਆਂ ਹੈ ਧਾਰਨਾਵਾਂ ਨਾਲ 
ਹੋ ਸਕਦਾ ਹੈ । ਇਨ੍ਹਾਂ ਸਾਰੇ ਵਿਰੋਧਾਂ ਦੇ ਬਾਵਜੂਦ ਇਹ ਗੱਲ ਕਿੰਤ੍ਰ-ਮੁਕਤ ਹੈ ਕਿ 'ਪੰਜਾਬੀ 
ਸਾਹਿੱਤ' ਨਾਮੀ ਪੁਸਤਕ ਲਿਖ ਕੇ ਸੇਰੇਬੇਰੀਆਕੋਫ਼ ਨੇ ਪੰਜ'ਬੀ ਸਾਹਿੱਤਕਾਰਾਂ ਉੱਤੇ ਇਹਸਾਨ 
ਕੀਤਾ ਹੈ। ਉਸ ਨੇ ਇਸ ਵਿਚਲੇ ਵਿਕਾਸਸ਼ੀਲ ਪੱਖ ਨੂੰ ਦਿਰਿਸ਼ਟੀ-ਗੋਚਰ ਕੀਤਾ ਹੈ, ਜਿਸ 
ਦੀ ਗ਼ੈਰ-ਹਾਜ਼ਰੀ ਵਿਚ ਵਰਤਮਾਨ ਪੰਜ'ਥੀ ਸਾਹਿੱਤ ਦਾ ਭਵਿੱਖ ਚਿਤਵਣਾ ਅਸੰਭਵ ਨਹੀ 
ਤਾਂ ਕਠਿਨ ਜ਼ਰੂਰ ਹੈ । ਭਵਿੱਖ ਨੂੰ ਨਾ ਚਿਤਵਣਾ ਬੜੀ ਹੀ ਅਸੁਭਾਵਿਕ ਗੱਲ ਹੈ, ਕਿਉਕਿ 
ਹਰ ਜੁਗ ਵਿਚ ਅਤੀਤ ਨਾਲ, ਵਰਤਮਾਨ ਦਾ ਭਵਿੱਖ ਰਿਹਾਂ ਹੈ ਅਤੇ ਉਂਦੋ" ਤੱਕ ਰਹੇਗਾ 
ਵ, ਜਦੋ” ਤਕ ਕਾਲ, ਦੇਸ਼-ਕਾਲ ਦੇ ਪਰਿਵਰਤਨ-ਸ਼ੀਲ ਪ੍ਰਬੰਧ ਦਾਂ ਅਨਿੱਖੜਵਾਂ 
ਅੰਗ ਹੈ । ਗਿ 


(ਅੰਗਰੇਜ਼ੀ ਵਿਤਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ] 


ਸਿਰਜਣਾ 51 


52 


ਗੁਰਪ੍ਰਤਾਪ ਸਿੰਘ ਗਿੱਲ 


(-<-ਇ= 


ਬੁਝੇ ਹੋਏ ਦੀਵਿਆਂ ਦੀ ਦਾਸਤਾਂ 


=-ਦਾਦੇ ਦੀ ਰੱਖੀ ਨਿਸ਼ਾਨੀ, ਚਾਂਦੀ ਦੇ ਰੁਪਈਏ, 

ਕੱਚੀ ਲੱਸੀ “ਚ, ਉਸ ਦੀ ਦਾਦੀ ਨੇ ਕਈ ਵਾਰ ਥੋਤੇ । 

ਉਨ੍ਹਾਂ ਦੇ 'ਸੁਫੇ” ਦਾ ਬੂਹਾ, ਕਈ ਦੀਵਾਲੀਆਂ, 

ਸਾਰੀ ਸਾਰੀ ਰਾਤੇ ਖੁਲ੍ਹਿਆ ਰਿਹਾ । 

ਗੁਰਦੁਆਰੇ ਦੇ ਭਾਈ ਨੂੰ, ਮੱਸਿਆ ਵਾਲੀ ਰਾਤੇ 

“ਰੋਟ' ਤਾਂ ਉਨ੍ਹਾਂ ਕਈ ਵਾਰ ਖਵਾਇਆ । 

ਪਰ-- ਉਨ੍ਹਾਂ ਦੀ ਕੱਚੀ ਮਿੱਟੀ ਦੀ ਬੁਗਨੀ 

“ਰਾਤ ਵੇਲੇ' ਦੇ ਡੋਗ ਨਾਲ ਟੁੱਟ ਜਾਂਦੀ 

ਪਰ ਐਤਕੀ', ਉਨ੍ਹਾਂ ਦੇ ਬਨ੍ਹੇਰੇ 'ਤੇ ਡਿੱਗੀ ਹੋਈ ਮੋਮ 

'ਬੱਤੀ' ਦਾ ਰੂਪ ਨਹੀ" ਲੈ ਸਕੀ, ਪਤਾ ਨਹੀ” ਕਿਉ” ? 

ਮਾਤਮੀ ਸੈਧਿਆ ਤੋ' ਬਿਨਾਂ ਵੀ, ਘਰ 'ਚ 

ਜੇਠੇ ਪੁੱਤ ਦੇ ਚੌਥੇ ਵਰਗਾ ਸੋਗ ਸੀ 

ਵਿਰਲ-ਬਿੰਦੂ ਬਣਿਆ ਹੋਇਆ, ਇਹ ਸੌਗੀ ਵਿਹੜਾਂ । 
ਸ਼ਾਇਦ ਇਨ੍ਹਾਂ ਦਾ ਰਾਮ, ਅਯੁੱਧਿਆ ਤੋ" ਵਾਪਸ ਨਹੀ" ਪਰਤਿਆ 
ਜਾਂ ਫਿਰ ਇਨ੍ਹਾਂ ਦਾ ਗੁਰੂ ਵੀ, ਕੈਦ-ਮੁਕਤ ਨਹੀ” ਹੋਇਆ । 
ਜ਼ਾਇਦ ਕਲ ਵਾਲੀ ਸੁਰਖੀ ਨਾਲ ਹੀ 

ਇਨ੍ਹਾਂ ਦਾ ਕੁਝ ਰਲਦਾ ਮਿਲਦਾ ਹੋਵੇ 

'ਪਾਰਵਤੀ ਪੁਰਮ-ਸਜ਼ਸ਼ ਕੇਜ' 

ਥੈਰ--ਦੀਪ ਪ੍ਰਦਰਸ਼ਨੀ ਤਾਂ ਉਨ੍ਹਾਂ ਕਈ ਵਾਰ ਕੀਤੀ 

ਪਰ ਜਗੇ ਹੋਏ ਦੀਵਿਆਂ ਦੀ ਮਾਲ੍ਹਾ ਨਾ ਬਣ ਸਕੀ 

ਸ਼ਾਇਦ ਉਨ੍ਹਾਂ ਨੂੰ, ਬਨਵਾਸ ਗਏ ਰਾਮ ਦਾ ਅਹਿਸਾਸ ਨਾਂ ਹੋਵੇ । 
ਜਾਂ ਫਿਰ ਰਾਵਣ ਦੇ ਦੈਭ ਨੇ ਮੋਹ ਲਿਆ ਉਨ੍ਹਾਂ ਨੂੰ 

ਖੈਰ=-ਗੁਰੂ ਤਾਂ ਉਨ੍ਹਾਂ ਦਾ 

ਕਿਸੇ ਵੇਲੇ ਵੀ ਪਰਤ ਸਕਦੈ 

'ਹਿੱਕ 'ਤੇ ਸ਼ੇਰ ਲੋਟਣ' ਦੀ ਘਟਨਾ 

ਕਿਸੇ ਪਲ ਵੀ ਵਾਪਰ ਸਕਦੀ 

ਖੈਰ - ਕਿਸੇ ਵੇਲੇ ਹੀ 

ਗਵਾਚਿਆ ਹੋਇਆ ਚਾਨਣ ਦੀਵਿਆਂ 'ਚ ਟਪਕ ਸਕਦੈ 

ਤੇ ਬੁਝੇ ਹੋਏ ਦੀਵਿਆਂ ਦੀ ਦੀਪਮਾਲਾ, ਤੇ ਬੁਝੇ ਹੋਏ ਦੀਵਿਆਂ... 


& 


[ਪੰਡ ਚੀਮਾ ਖੁਰਦ, ਜ਼ਿਲਾ ਆਮਿਤਸਰ] 


ਸਿਰਜਣਾ 


ਅਮਰਜੀਤ ਸਿੰਘ 


ਸਿਖ ਧਰਮ ਤੇ ਜੱਟ ਬੁੱਧੀਮਾਨ 


ਆਲੋਚਨਾ ਦੇ ਸੱਜਰੇ ਅੰਕ (ਪ੍ਰੋਫੈਜਤ ਸਾਹਿਬ ਸਿੰਘ ਅੰਕ : ਅਕਤੂਬਰ-ਦਸੈਬਰ 
1977, ਪ੍ਰਕਾਸ਼ਨ ਮਿਤੀ ਜਨਵਰੀ ! 979) ਵਿਚ ਡਾ. ਤੇਜਵੈਤ ਸਿੰਘ ਗਿੱਲ ਨੇ 'ਸਿੱਖ 
ਧਰਮ ਤੇ ਸਿੱਖ ਬੁੱਧੀ ਵਰਗ' ਵਰਗੇ “ਗਹਿਰ ਗੌਭੀਰ'” ਵਿਸ਼ੇ ਨੂੰ ਬਹੁਤ ਸਾਰੀਆਂ ਗ਼ਲਤ 
ਬਿਆਨੀਆਂ, ਅਤਿਕਥਨੀਆਂ ਤੇ ਮ੧-ਮਾਈਮਾਂ ਚੇ ਘਰੋਲੋ ਪਿਤੋ' ਜੱਟ ਤੇ ਅਜੱਟ ਬੁੱਧੀ- 
ਵਰਗਾਂ ਦੀ ਵੰਡ ਕਰਕੇ ਇਹ ਨਤੀਜਾ ਕੱਢਿਆ ਹੈ ਕਿ ਪੰਜਾਬ ਵਿਚ ਜੱਟ (ਸਿੱਖ) ਬੁੱਧੀ 
ਵਰਗ ਦਰਸ਼ਨ ਵੇਤਾ ਦੀ ਪਦਵੀ ਨੂੰ ਪਹੁੰਚਦਾ ਪਹੁੰਚਦਾ ਇਸ ਲਈ ਰਹਿ ਗਿਆ ਹੈ 
ਕਿਉਕਿ ਉਹ ਇਕ ਵਿਸ਼ੋਸ਼ ਜੱਟ (ਸਿੱਖ) ਘਰਾਣੇ (ਸੇਖੋਂ) ਵਿਚ ਪੈਦਾ ਹੋਣ ਦਾ ਭਾਗੀ 
ਨਹੀ" ਬਣ ਸਕਿਆ । ਮੋਰਾ ਖਿਆਲ ਸੀ ਕਿ ਪੰਜਾਬੀ ਅਧਿਐਨ ਖੇਤਰ ਵਿਚ ਚਲਾਈ ਹੋਈ 
ਜੱਟ ਵਾਂਦ ਦੀ ਪਿਰਤ ਆਧੁਨਿਕ ਸੈਦਰਭ ਵਿਚ ਆਪਣੇ ਮਹੱਤਵ ਤੋਂ ਵਿਛੜ ਕੇ ਅਲੋਪ 
ਹੋ ਜਾਏਗੀ ਪਰ ਲਗਦਾ ਇਉ” ਹੈ ਕਿ ਤੇਜਵੈਤ ਸਿੰਘ ਗਿੱਲ ਨੇ ਜੱਟ ਵਾਦ ਨੂੰ ਜੱਟ-ਸਿਖ- 
ਵਾਦ ਵਿਚ ਬਦਲਣ ਦਾ ਨਾਅਰਾ ਬੁਲੰਦ ਕੀਤਾ ਹੈ । ਵੇਖੀਏ ਇਹ ਜੱਟ ਸਿੱਖਵਾਦ ਨੇਕੀ 
ਵਰਗੇ ਅਰੋਂੜ-ਬੰਸੀ (ਸ਼ਾਇਦ ਲਾਭਦਾਇਕ ਉੱਚ ਪਦਵੀ ਵਾਲਾ ਅਰੋੜਾ ਵੀ ਜੱਟ 
ਦੇ ਬਰਾਬਰ ਹੋ ਜਾਂਦਾ ਹੈ) ਨਾਲ ਗੱਠ ਜੋੜ ਕਰਨ ਲਈ ਕਿਉ” ਮਜਬੂਰ ਹੋਇਆ ਹੈ 7 

ਤੇਜਵੈਤ ਸਿੰਘ ਗਿੱਤ ਨੇ ਸਿੱਖ ਮੱਤ, ਹਿੰਦੂ ਮੱਤ ਅਤੇ ਇਸਲਾਮ ਲਈ ਪੂਰਵ-ਮਿਥਿਤ 
ਧਾਰਨਾਵਾਂ ਦਾ ਕਥਨ ਕਰਨ ਪਿਛੋ" ਜਿਹੜਾ ਸਿਧਾਂਤਕ ਢਾਂਚਾ ਖੜਾ ਕੀਤਾ ਹੈ ਉਹਦੇ 
ਪਿਛੇ (1) ਸਿਖ ਧਰਮ ਨੂੰ ਅਜੋਕੇ ਸਮੇ' ਦੀ ਪ੍ਰਧਾਨ ਦਿ੍‌ਿਸ਼ਟੀ (ਮਾਰਕਸਵਾਦ) ਦੀ ਵਿਆਖਿਆ 
ਰਾਹੀ ਸਤਿਕਾਰਯੋਗ ਬਨਾਣ ਦਾ ਜਤਨ ਅਤੇ (2) ਸਿੱਖ ਮੱਤ ਦੇ ਆਧੁਨਿਕ ਅਤੇ ਸਮਕਾਲੀ 
ਸੰਦਰਭ ਨੂੰ ਅੱਜੋਕੇ ਸਮੇ" ਦੀ ਹਾਣੀ ਅਤੇ ਸ੍ਰੇਸ਼ਟ ਜੀਵਨ ਜਾਚ ਬਨਾਣ ਦਾ ਜਤਨ ਪ੍ਰਤੱਖ 
ਨਜ਼ਰੀ" ਆਉਦਾ ਹੈ । ਪਰ ਇਹ ਸਾਰਾ ਜਤਨ ਉਲਟ-ਗਿਆਨ ਦੇ ਪਾਸਾਰੇ ਰਾਹੀ” 
ਮਾਰਕਸਵਾਦ ਨੂੰ ਸਿੱਖ ਮੱਤ ਦਾ ਅਨੁਸਾਰੀ ਤੇ ਸਮਾਜਕ-ਆਰਥਿਕ ਢਾਂਚੇ ਨੂੰ ਸਿਧਾਂਤ ਦਾ 
ਪਿਛਲਗ ਸਾਬਤ ਕਰਦਾ ਹੈ । 

ਤੇਜਵੈਤ ਸਿੰਘ ਗਿੱਲ ਦੀ ਸਾਰੀ ਦਲੀਲ ਗੁਰੂ ਸਾਹਿਬਾਨ `ਅਤੋਂ ਗੁਰਬਾਣੀ ਨੂੰ ਨਾ 
ਸਿਰਫ਼ ਆਪਣੇ ਸਮੇ' ਦਾ ਸਰਬੋਤਮ ਮਾਨਵ ਅਤੇ ਚਿੰਤਨ ਮਿਥ ਕੇ ਟੁਰਦੀ ਹੈ ਸਗੋ” ਸੂਫੀਆਂ, 
ਹਿੰਦੂ ਧਰਮ ਅਤੇ ਬੌਧ ਧਰਮ ਬਾਰੇ ਆਪਣੇ ਪ੍ਰਰਵ-ਅਗ੍ਰਿਹਾਂ (£॥੫6॥੦) ਦਾ ਆਡੰਬਰ 
ਲੁਕੌਣ ਤੋ ਵੀ ਅਸਮਰਥ ਰਹਿੰਦੀ ਹੈ : 

'ਬੋਧੀ ਬੁਧੀਵਰਗ...ਨਿਰਬਲ ਇਤਿਹਾਸਕਤਾ ਦਾ ਧਰਨੀ ਹੈ ।! 
(ਪੰਨਾ, 29) 


ਸਿਰਜਣਾ 53 


'ਹਿੰਦੂ ਬੁਧੀ ਵਰਗ ਵਲੋਂ“ ਵਰੋਸਾਈ ਨੰਤ੍ਰਿਤਵਹੀਨ ਤੇ ਗਤੀਹੀਨ ਵਿਆਪਕਤਾ 
ਨੂੰ ਭਰਪੂਰ ਚਣੌਤੀ ਤਾਂ ਇਸਲਾਮੀ ਮਜ਼ਹਬ ਵਲੋਂ” ਪੇਸ਼ ਹੁੰਦੀ ਹੈ ।` (ਉਹੀ) 
“ਇਸਲਾਮੀ ਬੁਧੀਜੀਵੀ ਪੰਜਾਬੀ ਜੀਵਨ ਦੀ ਇਤਿਹਾਸਕ/ਵਿਆਪਕ ਜੀਵਨ 
ਬੋਧ ਦੀ ਸਿਰਜਨਾ ਕਰਨ ਤੋ' ਅਜਮਰਬ ਰਹਿੰਦੇ ਹਨ ।' (ਪੰਨਾ 60) ਅਤੇ 
'ਪੰਜਾਬੀ ਅੰਤਰ ਆਤਮਾ ਨੂੰ ਸਿਖ ਧਰਮ ਹੀ ਟੁੰਬਦਾ ਹੈ ।' (ਉਹੀ) 
ਉਹ ਇਹ ਗੱਲ ਤਾਂ ਮੰਨਦਾ ਹੈ ਕਿ 'ਸਿਖ ਧਰਮ ਨੇ “ਕਲਿ ਆਈ ਕੂਤੇ ਮੂਹੀ'' 
ਦਾ ਅਨਮੂਲਣ ਕਰਨ ਵੇਲੇ ਜੋ ਉਦਤੱਤਾ ਦਿਖਾਈ ਹੈ, ਉਹਦਾ ਪ੍ਰਮਾਣ 
'ਸਚੇ ਕੀ ਸਰਕਾਰ'' ਸਿਰਜਣ ਵੇਲੇ ਬਿਲਕੁਲ ਹੀ ਨਹੀ' ਦਿੱਤਾ ਤੇ 'ਨਵ 
ਸਿਰਜਨਾ ਵਲ ਤਾਂ ਇਸਨੇ ਆਪਣੀ ਪਹਿਲੀ ਉਦਤੱਤਾ ਨੂੰ ਝੁਠਲਾਉਣ ਦਾ 
ਹੀ ਯਤਨ ਕੀਤਾ ਹੈ ।' (ਪੰਨਾ. 62) 
ਅਤੇ 'ਸਿਖ ਬੁਧੀਵਰਗ, ਅਜੋਕਾ ਸਿਖ ਬੁਧੀ ਵਰਗ ਇਸਤਰ੍ਹਾਂ ਦਾ ਇਤਿਸਾਹਕ/ਵਿਆਪਕ 
ਕਰਤੱਵ ਨਿਭਾਉਣ ਦੇ ਅਸਮਰਥ ਰਿਹਾ ਹੈ ।' (ਉਹੀ) 
ਪਰ ਅੱਜ ਦੇ ਸੰਦਰਭ ਵਿਚ ਅਜੋਕੀਆਂ ਸਮਾਜੀ ਸਥਿਤੀਆਂ ਦੇ ਨਿਸਚੇਜਨਕ ਅਤੇ 
ਨਿਰਣੈ-ਜਨਕ ਪ੍ਰਭਾਵ ਦੇ ਵਿਪਰੀਤ ਉਹ ਸਿਖ ਧਰਮ ਦੀ ਪੁਨਰ ਸੁਰਜੀਤੀ ਨੂੰ ਹੀ 
(ਪੁਨਰ ਮੁਲੰਕਣ ਨੂੰ ਨਹੀ“) ਭਵਿਖ ਵਿਚਲਾ ਉਭਰ ਮੰਨਦਾ ਤੇ ਚਿਤਵਦਾ ਹੈ । 
“ਜੇ ਕਦੇ ਪੰਜਾਬੀਅਤ ਪਥ-ਪ੍ਰਦਰਸ਼ਕ ਤੇ ਨੰਤ੍ਰਿਤਵਸ਼ੀਲ ਸੈਸਕ੍ਰਿਤੀ ਦੇ 
ਰੂਪ ਵਿਚ ਵਿਕਸਿਤ ਹੋਵੇਗੀ ਤਾਂ ਨਿਸਚੇ ਹੀ ਉਸਦਾ ਪ੍ਰਥਮ ਸ੍ਰੋਤ ਤੇ ਸ਼੍ਰੋਮਣੀ 
ਦਰਸ਼ਨ ਵੇਤਾ ਗੁਰੂ ਨਾਨਕ ਨੂੰ ਹੀ ਪ੍ਰਵਾਨ ਕੀਤਾ ਜਾਵੇਗਾ 1” 
(ਪੰਨਾ : 63-64) 
ਇਸ ਤਰ੍ਹਾਂ ਇਹ ਸਾਰੀ ਦਲੀਲ ਆਧੁਨਿਕ ਰਾਜਨੀਤੀ/ਦਾਰਸ਼ਨਿਕ ਸਥਿਤੀ ਦੇ 
ਡਾਇਲੈਕਟਿਕਸ ਅਨੁਸਾਰ ਨਹੀਂ ਸਗੋ” ਸਿੱਖ ਧਰਮ ਬਾਰੇ _'ਜੱਟ-ਸਿਖ-ਬੁਧੀਮਾਨ” ਤੇਜਵੈਤ 
ਸਿੰਘ ਗਿੱਲ ਦੀ ਇੱਛਾ ਅਨੁਸਾਰ ਉਸਦੇ ਪੂਰਵ ਮਿਥਿਤ ਸਿਧਾਂਤ ਦੀ ਪੁਸ਼ਟੀ ਵਜੋ” 
ਵਿਕਸਿਤ ਹੁੰਦੀ ਹੋਈ ਮਾਰਕਸਵਾਦ ਦੀ ਇਕ ਜੱਟ=ਸਿਖ=ਵਾਦੀ ਨਵ-ਸਿਰਜਿਤ ਦਰਸ਼ਨ 
ਪ੍ਣਾਲੀ ਦਾ ਪ੍ਰਮਾਣ ਦੇਵੇਗੀ । 
ਆਪਣੇ ਲੇਖ ਦੇ ਦੂਜੇ ਅੱਧ ਵਿਚ ਜੱਟ ਤੇ ਅ-ਜੱਟ ਬੁਧੀਵਰਗ ਦੀਆਂ ਵੰਡੀਆਂ ਪਾ 
ਕੇ ਉਸਨੇ ਕੁਝ ਕੁ ਉਚ ਪਦਵੀਆਂ 'ਤੇ ਬਿਰਾਜੇ ਜੱਟ ਬੁੱਧੀਮਾਨਾਂ ਦੇ ਨਾਂ ਗਿਣਾ ਕੇ ਅ-ਜੱਟ 
ਬੁਧੀਮਾਨਾਂ ਨੂੰ ਗੁੱਝੇ ਨਹੀ' ਸਗੋ' ਖੁੱਲ੍ਹੇ ਕਟਾਖ ਦਾ ਨਿਸ਼ਾਨ' ਬਣਾਕੇ ਸਾਰੇ ਸਿੱਖ ਬੁਧੀਮਾਨਾਂ 
ਵਿਚ ਪੰਜ'ਬ ਤੋਂ' ਪਰ੍ਹਾਂ ਵਿਚਰਣ ਦੀ ਪ੍ਰਬਲ ਹੋ ਰਹੀ ਰੁਚੀ (ਪੰਨਾ 72) ਕਾਰਨ ਇਸ ਬੁਧੀ- 
ਵਰਗ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਹੈ । ਰਾਜਨੀਤਕ ਆਧਾਰ ਅਤੇ ਪ੍ਰਤੀਬੱਧਤਾ ਤੋਂ ਹੀਣੇ ਸਿਖ 
ਬੁੱਧੀਮਾਨਾਂ ਕੋਲੋ ਨਿਰੋਲ ਰਾਜਨੀਤਕ ਪੈ'ਤੜੇਬਾਜ਼ੀ ਦੀ ਲੁਕਵੀ' ਜਹੀ ਮੰਗ ਕੀਤੀ ਹੈ । 
ਮੈਨੂੰ ਸਮਝ ਨਹੀਂ ਆਈ ਕਿ ਮਧ-ਵਰਗੀ ਬੁੱਧੀਮਾਨਾਂ ਕੋਲੋ ਉਨ੍ਹਾਂ ਦੇ ਵਰਗ ਚ੍ਰਿਤਰ ਦੇ 
ਵਿਪਰੀਤ ਕਿਸੇ ਸ'ਹਸੀ ਨੈੜ੍ਰਿਤਵ ਦੀ ਮੰਗ ਕਿਸ ਨਿਯਤ ਨਾਲ ਕੀਤੀ ਗਈ ਹੈ ? 6 
[ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍‌ਤਸਰ] 


54 ਸਿਰਜਣਾ 


ਗੁਰਚਰਨ ਚੀਮਾ 


ਸੱਚ ਜਾਣੀ” 


ਤਰ ਸੱਚ ਜਾਣੀ" 

ਤਾਂ ਕਦੇ ਵੀ ਥੇਫ਼ਿਕਰਾ ਨਹੀ" ਹੋਵਇਿਆ 

ਸਗੋ" ਸਦਾ ਹੀ ਮੇਰੇ ਅੰਗ ਸੰਗ ਤੁਰਦਾ ਰਿਹਾ ਹੈ 
ਆਫ਼ਰੀ ਹੋਈ ਗ਼ੁਰਕਤ ਦਾ ਨਗਨ ਸਾਇਆ 

ਅਤੇ ਸੈਦਲੀ ਸੁਪਨਿਆਂ ਦੇ ਖੇਤਾਂ ਵਿਚ 

ਸੋਚਾਂ ਦੀਆਂ ਤਿੱਖੀਆਂ ਜ਼ਹਿਰੀ ਤੂ ਈਆਂ-- 

ਜੋ ਜ਼ਖ਼ਮੀ ਕਰਦੀਆਂ ਰਹੀਆਂ ਹਨ ਅਕਸਰ 
ਮੌਨ-ਹਾਦਸਿਆਂ ਦੀ ਪੀੜ ਦਾ ਸੱਜਰਾ ਸਿਰਨਾਵਾਂ । 


੨9 ॥ 


ਮੈਨੂੰ ਤਾਂ ਕਦੇ ਵੀ ਨਹੀ' ਭੁੱਲੀ 
ਬਾਂਪੂ ਦੀ ਅੱਖਾਂ ਵਿਚਲੇ ਨੀਰ ਦੇ ਦਰਦ ਦੀ ਚੁੱਪ-ਗਾਥਾ 


ਅਤੇ ਬੇਬੇ ਦੀਆਂ ਲੱਖ ਲੱਖ ਅਸੀਸਾਂ 'ਚੋ“ 
ਮੇਰੇ ਜਿਉ'ਦੇ ਹੋਣ ਦਾ ਝੁਰੜਿਆ ਹੋਇਆ ਭਰਮ । 


ਮੈਨੂੰ ਤਾਂ ਅਜੇ ਤੱਕ ਵੀ ਨਹੀ ਵਿਸਰਿਆ 
ਮੋਰਾ ਮੈਰੇਂ ਵਾਲਾ ਖੇਤ 

ਜਿਥੇ ਕਦੇ ਹੱਸ ਹੱਸ ਟੁਟਦੇ ਸਨ 

ਮੋਰ ਜਾਣੀ ਸਰ੍ਹੋ' ਦੇ ਨਟਖ਼ਟ ਫੁੱਲ 

ਅਤੇ ਝੂਮਦੀਆਂ ਕਣਕਾਂ ਦਾ ਸ਼ਰਾਬੀ ਬੂਰ । 


ਤੂੰ ਸੱਚ ਜਾਣੀ' 

ਮੈਨੂੰ ਅਜੇ ਵੀ ਯਾਦ ਹੈ 

ਇਕ ਗੁਲਾਬੀ ਜਿਹੀ ਮਹਿਕ ਦਾ ਆਖ਼ਰੀ ਬੁੱਲਾ 
ਜਿਸਨੇ ਕਦੇ ਬਖ਼ਸ਼ੀ ਸੀ ਮੈਨੂੰ 

ਆਪਣੇ ਮਨ ਦੀ ਕੁਲ ਅਮੀਰੀ 


ਸਿਰਜਣਾ 


55 


ਅਤੇ ਜੋ ਤੱਪਦੀਆਂ ਲੋਆਂ ਵਿਚ 
ਅਚਾਨਕ ਬੇ ਮੌਤਾ ਹੀ ਭਸਮ ਸੀ ਹੋਇਆ । 


ਮੈਨੂੰ ਤਾਂ ਅਜੇ ਵੀ ਨਹੀ ਭੁੱਲਿਆ 
ਮੇਰੇ ਖੰਡਰ ਹੋਏ ਘਰ ਦਾ ਕੁਦਰਤੀ ਸਰਾਪ 

ਅਤੇ ਉਹ ਢੀਠ ਜਿਹਾ ਵਕਤ 

ਜਦ ਚੁਪ ਚਾਪ ਖ਼ਾਲੀ ਪੋਟ ਦਿਨ ਕਟੀ ਕਰਦੇ ਸਨ ਲਾ 
ਮੇਰੀ ਮਾਂ, ਭੈਣ ਅਤੇ ਮੇਰੇ ਛੋਟੇ ਵੀਰ । 

ਤੂੰ ਸੱਚ ਜਾਣੀ” 

ਮੈਨੂੰ ਤਾਂ ਕਦੇ ਵੀ ਨਹੀ' ਭੁੱਲਦਾ 

ਰਾਜ-ਸੱਤਾ ਦੇ ਰੈਗੀਨ ਪਰਦੇ ਹੇਠ 

ਲੁਕੇ ਹੋਏ ਮਗਰਮੱਛ ਦਾ ਭਿਅੰਕਰ ਜੁਬ੍ਰਾੜਾ 

ਜਿਹੜਾ ਮੇਰੀਆਂ ਬੁੱਢੀਆਂ ਡਿਗਰੀਆਂ ਸਮੇਤ 

ਚੱਬ ਗਿਆ ਹੈ ਮੇਰੀ ਸਰੂ ਵਰਗੀ ਜਵਾਨੀ 

ਅਤੇ ਬਾਪੂ 'ਤੇ ਬੇਬੇ ਦੀਆਂ 

ਲਗਰਾਂ ਵਾਂਗ ਵਿਗਸਦੀਆਂ ਕੁੱਲ ਕੂਲੀਆਂ ਆਸਾਂ । 


ਤੂੰ ਸੱਚ ਜਾਣੀ” 

ਹੁਣ ਤਾਂ ਮੈਨੂੰ ਉੱਕਾ ਹੀ ਨਹੀ ਵਿਸਰਦੀ 

ਮੇਰੇ ਕਦਮਾਂ ਨੂੰ ਪਲ ਪਲ ਪੜਤਾਲਦੀ 

ਮੇਰੀ ਸੂਰਜ ਜਿਹੀ ਮੰਜ਼ਿਲ ਦੀ ਭਰਪੂਰ ਸੈਨਤ 

ਅਤੇ ਹਨੇਰੇ ਵਿਚ ਵਧ ਵਧ ਤੁਰਦਾ 

ਨਿੱਘੀ ਧੁੱਪ ਵਰਗਾ ਮੇਰਾ ਪਰਬਤ ਜਿਹਾ ਜਿਗਰਾ 

ਤੂੰ ਸੱਚ ਜਾਣੀ”...। (1 


[ਪਿੰਡ ਚੀਮਾ, ਡਾਕਘਰ ਕੜਿਆਲ, ਤਸੀਲ ਜ਼ੀਰਾ, ਜ਼ਿਲਾ ਫੀਰੋਜ਼ਪੁਰ] 


ਸਿਰਜਣਾਂ 


ਸੁਰਜੀਤ ਗਿੱਲ 


ਭਵਾਨੀ ਕ੍ਰਝ ਸਮੱਸਿਆਵਾਂ 


ਸਾਹਿਤਕਾਰ ਲਈ ਲਾਜ਼ਮੀ ਹੈ ਕਿ ਉਹ ਆਪਣੇ ਸਮੋ ਵਿਚ ਵਾਪਰ ਰਹੀਆਂ ਸਮਾਜਕ, 
ਰਾਜਸੀ ਤੇ ਸਭਿਆਚਾਰਕ ਘਟਨਾਵਾਂ ਤੇ ਸਰਗਰਮੀਆਂ ਦਾ ਬਰੀਕੀ ਨਾਲ ਅਧਿਐਨ 
ਕਰੇ । ਉਹਨਾਂ ਵਿਚ ਹਿੱਸਾ ਲੈ ਰਹੀਆਂ ਜਮਾਤੀ ਸ਼ਕਤੀਆਂ, ਪ੍ਰੇਰਕ ਸਿਧਾਂਤਾਂ ਨੂੰ ਚੰਗੀ 
ਤਰ੍ਹਾਂ ਸਮਝੇ ਤੇ ਉਹਨਾਂ ਦੀ ਚੀਰ ਫਾੜ ਕਰਕੇ ਕਲਾ ਰਾਹੀ ਲੌਕਾਂ ਤਕ ਪੇਸ਼ ਕਰੇ । 
ਪਰੋਤੂ ਇਹ ਕੁਝ ਕਰਦੋ ਸਮੇ ਉਹ ਆਪ ਸਮਾਜ ਦੀਆਂ ਅੱਗੇ ਵਧੂ ਸ਼ਕਤੀਆਂ ਤੇ ਅੱਗੇ 
ਵਧੂ ਪ੍ਰੇਰਕ ਸਿਧਾਂਤਾਂ ਦੇ ਪੱਖ ਵਿਚ ਖੜ੍ਹੇ ਤੇ ਉਹਨਾਂ ਦੀ ਵਕਾਲਤ ਕਰੇ । ਸਮਾਜਕ ਤੇ 
ਰਾਜਸੀ ਲਹਿਰਾਂ ਦੇ ਭਵਿਖ ਵਲ ਵਿਗਿਆਨਕ ਵਿਕਾਸ ਦੇ ਸੋਕੇਤ ਦੋਵੇ । 

ਪੰਜਾਬੀ ਸਾਹਿੱਤ ਵਿਚ ਨਾਵਲ ਦੇ ਖੇਤਰ ਵਿਚ ਨਾਨਕ ਸਿੰਘ ਤੋਂ ਪਿੱਛੋ' ਜਸਵੰਤ 
ਸਿੰਘ ਕੈਵਲ ਅਜਿਹਾ ਨਾਵਲਕਾਰ ਹੈ ਜਿਸ ਨੇ ਪਹਿਲੀ ਵੇਰ ਸਮਾਜ ਵਿਚਲੀਆਂ ਅੱਗੇ 
ਵਧੂ ਜਮਾਤਾਂ ਤੇ ਰਾਜਸੀ ਲਹਿਰਾਂ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਇਆ ਹੈ । ਉਹਦੇ 
ਨਾਵਲ 'ਰਾਂਤ ਬਾਕੀ ਹੈ ਵਿਚ ਉਸਦੀ ਸੋਚ ਯਥਾਰਥਵਾਦੀ ਘੱਟ, ਭਾਵਕ ਤੇ ਰੁਮਾਂਸਵਾਦੀ 
ਵਧ ਸੀ । ਉਸ ਸਮੇ' ਭਾਵਕ ਤੌਰ 'ਤੇ ਉਹ ਪੰਜਾਬੀ ਵਿਚ ਚਲ ਰਹੇ ਜ਼ਮੀਨ) ਘੋਲ ਤੋ" 
ਪ੍ਰਭਾਵਿਤ ਸੀ । ਪਰ ਉਸ ਘੋਲ ਨੂੰ ਰਾਜਸੀ ਤੇ ਆਰਥਿਕ ਪਖੋਂ” ਪੂਰੀ ਤਰ੍ਹਾਂ ਨਹੀ” 
ਸਮਝਦਾ ਸੀ । ਉਸ ਨੂੰ ਉਸ ਲਹਿਰ ਦੀਆਂ ਆਰਥਿਕ ਪ੍ਰਾਪਤੀਆਂ ਤੇ ਸਮਾਜਕ ਪ੍ਰਭਾਵਾਂ 
ਦੀ ਬਹੁਤੀ ਚਿੰਤਾ ਨਹੀ” ਸੀ । ਉਹਨੇ ਕੇਵਲ ਲਹਿਰ ਵਿਚ ਹਿੱਸਾ ਲੈ ਰਹੇ ਦਰਮਿਆਨੀ 
ਕਿਸਾਨੀ ਵਿਚੋ ਆਏ ਨਾਇਕ ਦੀ ਪਿਆਰ ਕਥਾ ਬਿਆਨ ਕੀਤੀ ਜੀ, ਜਿਸ ਦਾ ਉਭਰਵਾਂ 
ਪ੍ਰਭਾਵ ਜਮਾਤੀ ਦਵੇਦ ਤੇ ਜਮਾਤੀ ਸੈਘਰਸ਼ ਨਾ ਹੋ ਕੇ ਇਕ 'ਪਿਆਰ ਦੁਖਾਂਤ” ਦਾ ਸੀ । 
ਜਿਸ ਕਾਰਨ ਇਹ ਨਾਵਲ ਸੰਘਰਸ਼ ਦਾ ਯਥਾਰਥਵਾਦੀ ਚਿਤਰ ਪੇਸ਼ ਕਰਨ ਵਿਚ ਸਫ਼ਲ 
ਨਾਂ ਰਿਹਾ । ਜਮਾਤੀ ਸੰਘਰਸ਼ ਵਿਚ ਵੀ ਆਪਣਾ ਅਹਿਮ ਰੋਲ ਅਦਾ ਨਾ ਕਰ ਸਕਿਆ । 

ਇਸ ਪਿਛੋ ਸੱਠਵਿਆਂ ਵਿਚ ਲਿਖਿਆ ਉਹਦਾ ਨਾਵਲ 'ਭਵਾਨੀ' ਉਸ ਦੇ ਨਾਵਲ 
“ਰਾਤ ਬਾਕੀ ਹੈ” ਨਾਲੋ ਨਿੱਗਰ ਹੈ ਤੇ ਯਥਾਰਥ ਨੂੰ ਤਲਖ ਰੂਪ ਵਿਚ ਪੇਸ਼ ਕਰਦਾ ਹੈ । ਇਸ 
ਨਾਵਲ ਵਿਚ ਕੰਵਲ ਦੀ ਸੂਝ ਵੱਧ ਤੀਖਣ ਤੇ ਉਪਭਾਵਕਤਾ ਤੋਂ ਕਾਫੀ ਹੱਦ ਤੱਕ ਮੁਕਤ 
ਹੈ, ਬੇ=ਸ਼ਕ ਉਹ ਆਦਰਸ਼ਵਾਦ ਦੀ ਕ੍ਰੰਜ ਪੂਰੀ ਤਰ੍ਹਾਂ ਲਾਹੁਣ ਵਿਚ ਸਫਲ ਨਹੀ” 
ਹੋਇਆ । 

ਸੋਵੀਅਤ ਰੂਸ ਦੀ ਕਮਿਊਨਿਸਟ ਪਾਂਰਟੀ ਦੀ ਵੀਹਵੀ” ਕਾਂਗਰਸ ਵਿਚ ਖਰੁਸ਼ਚੋਵ 
ਨੇ ਸਮਾਜਵਾਦੀ ਕੈੱਪ ਦੀ ਚੜ੍ਹਤ ਤੇ ਸਾਮਰ'ਜ _ਦੇ ਨਿਘਰ ਦਾ ਜ਼ਿਕਰ ਕਰਕੇ 


ਸਿਰਜਣਾ 57 


ਸੰਸਾਰ ਵਿਚ ਇਨਕਲਾਬਾਂ ਦੇ ਪੁਰ ਅਮਨ ਤੌਰ 'ਤੇ ਹੋ ਜਾਣ ਦੀਆਂ ਸੌਭਾਵਨਾਵਾਂ 
ਦਾ ਜ਼ਿਕਰ ਕੀਤਾ । ਖਰੁਸ਼ਚੋਵ ਦੇ ਇਸ ਅਨੁਮਾਨ ਨੂੰ ਆਧਾਰ ਬਣਾ ਕੇ ਮੌਕਾ 
ਪ੍ਰਸਤ ਨੀਤੀਆਂ ਅਪਨਾਉਣ ਲਈ ਸਾਰੇ ਸੌਸਾਰ ਤੇ ਭਾਰਤ ਦੇ ਸੋਧਵਾਦੀਆਂ ਨੇ ਆਪਣੇ 
ਲਈ ਹਰੀ ਝੰਡੀ ਸਮਝਿਆ । ਭਾਰਤ ਦੇ ਸੋਧਵਾਦੀਆਂ ਨੇ ਭਾਰਤ ਦੀ ਸਰਮਾਏਦਾਰੀ ਦੇ 
ਚਰਨੀ" ਲੱਗਣ ਲਈ ਖਰੁਸ਼ਚੋਵ ਦੇ ਸ਼ਬਦਾਂ ਨੂੰ ਆਪਣੇ ਲਈ ਸਿਧਾਂਤਕ ਓੜ੍ਹਨ ਬਣਾ 
ਲਿਆ। 1957 ਵਿਚ ਕੇਰਲ ਵਿਚ ਕਮਿਊਨਿਸਟ ਪਾਰਟੀ ਦੀ ਸਰਕਾਰ ਬਣ ਜਾਣ ਨਾਲ 
ਉਹਨਾਂ ਦੀ ਇਸ ਸੋਚ ਨੂੰ ਹੋਰ ਵੀ ਬਲ ਮਿਲ ਗਿਆਂ । ਉਹ ਇਸ ਹੱਦ ਤਕ ਪੁਜ ਗਏ ਕਿ 
ਉਹਨਾਂ ਨੌ ਅੰਮ੍ਰਿਤਸਰ ਵਿਚ ਕਮਿਊਨਿਸਟ ਪਾਰਟੀ ਦੀ ਵਿਸ਼ੇਸ਼ ਕਾਂਗਰਸ ਸੱਦਕੇ ਪ'ਰਟੀ 
ਦਾ ਇਨਕਲਾਬੀ ਲੈਨਿਨੀ ਜਥੇਬਦਕ ਢਾਂਚਾ ਬਦਲ ਕੇ ਸੋਸ਼ਲ-ਡੈਮੋਕਰੇਟਿਕ ਢਾਂਚਾ ਅਪਣਾ 
ਲਿਆ, ਜਿਸ ਨਾਲ ਅਜਿਹੀ ਜਥੇਬੈਦੀ ਹੀ ਹੱਦ ਵਿਚ ਆ ਸਕਦੀ ਸੀ ਜਿਹੜੀ ਕੇਵਲ ਚੋਣਾਂ 
ਲੜਨ ਦੇ ਕੌਮ ਤੋ' ਬਿਨਾਂ ਕਿਸੇ ਹੋਰ ਇਨਕਲਾਬੀ ਕੌਮ ਨਹੀ' ਆ ਸਕਦੀ ਸੀ । ਇਸ ਦੇ 
ਨਾਲ ਹੀ ਕੌਮੀ ਪੱਧਰ 'ਤੇ ਜਵਾਹਰ ਲਾਲ ਨਹਿਰੂ ਤੇ ਪੰਜਾਬ ਵਿਚ ਪਰਤਾਪ ਜਿੰਘ ਕੈਰੋ” 
ਨੂੰ ਅੱਗੇ ਵਧੂ ਤੇ ਦੇਸ਼ ਭਗਤ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਗਿਆਂ । ਪੰਜਾਬ ਦੀ 
ਕਮਿਊਨਿਸਟ ਪਾਰਟੀ, ਜਿਸ ਦਾ ਬਹੁਤਾ ਕਾਡਰ ਦਰਮਿਆਨੇ ਤਬਕੇ ਤੇ ਦਰਮਿਆਨੀ 
ਕਿਸਾਨੀ ਵਿਚੋ" ਸ, ਦਾ ਇਕ ਹਿੱਸਾ ਇਨਕਲਾਬ ਵਿਚੋ' ਵਿਸ਼ਵਾਸ ਗੁਆ ਬੈਠਾ । ਪਿੰਡਾਂ 
ਤੇ ਸ਼ਹਿਰਾਂ ਵਿਚ ਸਰਕਾਰੀ ਕਰਜ਼ਿਆਂ, ਡਿਪੂਆਂ, ਪਰਮਿਟਾਂ ਆਦਿ ਨਾਲ ਸਰਕਾਰ ਪੱਖੀਆਂ 
ਦੇ ਹੋਏ ਵਿਕਾਸ ਨੇ ਵੀ ਉਹਨਾਂ ਨੂੰ ਪ੍ਰਭਾਵਿਤ ਕੀਤਾ । ਇਨਕਲਾਬ ਦੇ ਦੂਰ ਹੋਣ ਕਾਰਨ 
ਜਾਂ ਵੋਟਾਂ ਰਾਹੀਂ ਆਉਣ ਦੀ ਸੰਭਾਵਨਾ ਨੇ ਉਹਨਾਂ ਦੇ ਇਨਕਲਾਬੀ ਸਿਰੜ ਨੂੰ ਖੋਰ ਕੇ ਰੱਖ 
ਦਿੱਤਾ । ਉਹ ਪਹਿਲੀ ਵੇਰ ਸਮੂੰਹ ਦੀ ਥਾਂ ਨਿੱਜ ਬਾਰੇ ਸੋਚਣ ਲੱਗੇ । 

ਭਵਾਨੀ ਨਾਵਲ ਦੇ ਅਹਿਮ ਪਾਤਰ ਦਿਆਲ ਸਿੰਘ ਦੀ ਵੀ ਇਹੋ ਸਥਿਤੀ ਹੈ । 
ਜਦੋ ਉਹ ਆਪਣੇ ਨਾਲ ਦੇ ਕੈਦਾਂ ਕੱਟਣ ਵਾਲੋਂ ਵਜ਼ੀਰ ਬਣਦੇ ਤੇ ਹੋਰ ਆਰਥਿਕ ਲਾਭ 
ਉਠਾਉ'ਦੇ ਦੇਖਦਾ ਹੈ ਤਾਂ ਉਹ ਵੀ ਆਪਣੇ ਨਿਜੀ ਵਿਕਾਸ ਦਾ ਰਾਹ ਚੌਣਾਂ ਲੜਨ ਵਿਚ 
ਦੇਖਦਾ ਹੈ । ਪਰੈਤੂ ਜਦੋ” ਚੋਣਾਂ ਲੜਨੀਆਂ ਹੋਣ ਤਾਂ ਦਿਆਲ ਸਿੰਘ ਉਹਨਾਂ ਲਈ ਢੁਕਵਾਂ 
ਨਹੀ ਸੀ । ਕਿਉਕਿ ਚੋਣਾਂ ਲੜਨ ਲਈ ਕੇਵਲ ਪੁਰਾਣੀ ਕ੍ਰਬਾਨੀ ਹੀ ਕਾਫੀ ਨਹੀ” 
ਹੁੰਦੀ ਬਲਕਿ ਨਿਰਪੱਖ ਵੋਟਰਾਂ ਨੂੰ ਖਿੱਚ ਸਕਣ ਤੇ ਚੌਣਾਂ ਵਿਚ ਖਰਚ ਕਰਨ ਲਈ ਕਾਫੀ 
ਪੈਸਾ ਇਕੱਠਾ ਕਰ ਸਕਣ ਦੀ ਸਮਰਥਾ ਵੀ ਜ਼ਰੂਰੀ ਹੈ । ਸਾਧਾਰਨ ਕੁਰਬਾਨੀ ਕਰਨ ਵਾਲਾ 
ਤੇ ਆਰਥਿਕ ਤੌਰ 'ਤੇ ਟੁਟਿਆ ਹੋਇਆ ਦਿਆਲ ਸਿੰਘ ਇਸ ਦੇ ਯੋਗ ਸਾਬਤ ਨਹੀ' 
ਹੁੰਦਾ , ਉਹ ਰੱਦਿਆ ਜਾਂਦਾ ਹੈ । ਪੰਜਾਬ ਦੀ ਸਮੁੱਚੀ ਕਮਿਊਨਿਸਟ ਲਹਿਰ ਦੀ ਬਦ= 
ਕਿਸਮਤੀ ਦਿਆਲ ਸਿੰਘ ਦੀ ਵੀ ਬਦਕਿਸਮਤੀ ਹੈ । ਉਹ ਹੈ ਉਹਦਾ ਕਿਸਾਨੀ ਸੋਚ ਨੂੰ 
ਨਾ ਤਿਆਗ ਸਕਣਾ । ਪਾਰਟੀ ਵਲੋਂ” ਚੌਣਾਂ ਵਿਚ ਟਿਕਟ ਨਾ ਮਿਲਣ ਤੇ ਉਹਦੀ ਕਿਸਾਨੀ 
ਸੋਚ ਪੂਰੀ ਸ਼ਕਤੀ ਨਾਲ ਉਭਰਦੀ ਹੈ ਅਤੇ ਉਹਦੀ ਕੁਰਬਾਨੀ ਤੇ ਸਮ੍ਹੰਹ ਅੱਗੇ ਵਿਅਕਤੀ ਦੀ 
ਅਧੀਨਤਾ ਦੀ ਸੋਚ ਨੂੰ ਦਰੜ ਕੇ ਰਖ ਦਿੰਦੀ ਹੈ । ਦਿਆਲ ਸਿੰਘ ਜਮਾਂਤੀ ਸੋਚ ਤੇ ਸੂਝ 
ਤੋ ਕੌਰਾ ਇਕ ਸਾਧਾਰਨ ਜੱਟ ਹੋ ਨਿਬੜਦਾ ਹੈ। ਉਹਦੇ ਅੰਦਰ ਬਦਲੇ ਦੀ ਭਾਵਨਾ ਲੱਟ 


58 ਸਿਰਜਣਾ 


੮ 


ਟ ਮੱਚ ਉਠਦੀ ਹੈ । ਉਹ ਸਮੁੱਚੀ ਪਾਰਟੀ ਨਾਲੋ ਆਪਣੇ ਆਪ ਨੂੰ ਵੱਡਾ ਸਮਝਦਾ ਹੈ 
ਉਸ ਨੂੰ ਤਬਾਹ ਕਰਨ ਲਈ ਲੌਕ ਦੁਸ਼ਮਣਾਂ ਦੀ ਕਤਾਰ ਵਿਚ ਖੜਾ ਹੋ ਜਾਂਦਾ ਹੈ। 
ਲੱਖਣ, ਜੋ ਉਸ ਲਈ ਪਾਰਟੀ ਦਾ ਚਿੰਨ੍ਹ ਤੇ ਨਿੱਜੀ ਹਾਰ ਦਾ ਕਾਰਨ ਹੈ, ਉਸ ਨੂੰ ਕਤਲ 
ਕਰਨ ਦੀ ਸੋਚਣੀ ਕੋਈ ਅਲੋਕਾਰ ਗੱਲ ਨਹੀ' ਹੈ । ਅਜਿਹੀ ਮਾਨਸਿਕ ਸਥਿਤੀ ਵਿਚ ਕੋਈ 
ਕੁਕਰਮ ਵੀ ਨੀਚ ਨਹੀ' ਜਾਪਦਾ । ਪਰੌੜ੍ਹ ਮਾਨਸਿਕ ਦਵੰਦ ਤੋ ਛੁਟਕਾਰਾ ਪਾਉਣ 
ਲਈ ਉਹ ਆਪਣੇ ਆਪ ਨੂੰ ਪਿਛੋਕੜ ਨਾਲੋ" ਤੋੜ ਕੇ ਸਥਿਤੀ ਅਨੁਕੂਲ ਵਾਤਾਵਰਨ ਵਿਚ 
ਫਿੱਟ ਕਰਦਾ ਹੈ, ਅਫਸਰਾਂ ਨਾਲ ਮਿਲਦਾ ਹੈ, ਅਫੀਮ ਵੇਚਦਾ ਤੇ ਸ਼ਰਾਬ ਕਢਦਾ, 
ਰਿਸ਼ਵਤ ਦਿੰਦਾ ਦਵਾਉ'ਦਾ ਹੈ, ਭੈੜੇ ਲੋਕਾਂ ਨਾਲ ਭਿਆਲੀ ਪਾਉਦਾ ਹੈ । ਉਹਦੀ ਕਿਸੇ 
ਵੇਲੇ ਦੀ ਸਵੱਛ ਅੰਤਰ ਆਤਮਾ ਜਦੋ ਚੀਕਦੀ ਹੈ ਤਾਂ ਉਹਨੂੰ ਸ਼ਰਬ ਦੇ ਨਸ਼ੇ ਨਾਲ 
ਚੁਪ ਕਰਾਉ'ਦਾ ਹੈ । ਇਸ ਤਰ੍ਹਾਂ ਕਿਸੇ ਸਮੇ' ਦੇ ਸਮਾਜ ਦੇ ਚੇਤਨ ਵਿਅਕਤੀ ਲੋਕਾਂ ਦੇ 
ਹੱਕ ਵਿਚ ਖੜੋਨ ਵਾਲੇ ਕਾਮਰੇਡ ਦਿਆਲ ਸਿੰਘ ਨੂੰ ਉਹਦੀ ਜੱਟ ਸੋਚ, ਸਮਾਜ ਦੇ ਪਿੱਛੇ 
ਖਿਚੂਆਂ ਵਿਚ ਲਿਆ ਖੜਾ ਕਰਦੀ ਹੈ । 

ਨਾਵਲ ਦੀ ਨਾਇਕਾ ਕਰਮਜੀਤ ਤੇ ਉਹਦੀ ਮਾਤਾ, ਜਿਹੜੀਆਂ ਕਿ ਦਿਆਲ ਸਿੰਘ 
ਦੀ ਧੀ ਤੇ ਪਤਨੀ ਹਨ, ਦੀ ਸਮੱਸਿਆ ਕੋਈ ਚੋਤਨ ਸਮੱਸਿਆ ਨਹੀ" ਹੈ । ਉਹਨਾਂ ਦੀ 
ਸਮੱਜਿਆ ਕੇਵਲ ਰਵਾਇਤੀ ਇਸਤਰੀਆਂ ਦੀ ਹੈ, ਕਿ ਜੀਵਨ ਦੀ ਸਿਰਜਕ ਹੋਣਾ ਹੈ, 
ਨਾਸ਼ਵੈਤ ਨਹ)” ।'' ਪਰੈਤੂ ਕੈਵਲ ਨੇ ਦੋਨਾਂ ਦੇ ਇਸ ਵਰਤਾਰੇ ਨੂੰ 'ਆਦਟਸ਼ਕ' ਪੁਠ ਦੇ ਕੇ 
ਮਾਂ ਨੂੰ ਸ਼ਹੀਦ ਤੇ ਧੀ ਨੂੰ ਭਵਾਨੀ ਬਣਾ ਦਿੱਤਾ ਹੈ । ਦਿਆਲ ਸਿੰਘ ਦੀ ਪਤਨੀ ਮਾਨਸਿਕ 
ਤੇ ਸਰੀਰਕ ਤੌਰ 'ਤੇ ਰੋਗਣ ਇਸ ਲਈ ਹੈ ਕਿ ਉਹ ਬਦਲੋ ਹੋਏ ਦਿਆਲ ਸਿੰਘ ਤੇ 
ਪਰਿਸਥਿਤੀਆਂ ਨਾਲ ਸਮਝੌਤਾ ਨਹੀ" ਕਰ ਸਕੀ । ਇਹੋ ਹੀ ਉਹਦਾ ਅਚੇਤ ਆਦਰਸ਼ਵਾਦ 
ਹੈ। ਉਹ ਕਦੇ ਵੀ ਸਮ'ਜਕ ਤੌਰ 'ਤੇ ਚੇਤਨ ਨਹੀ” ਸੀ । ਉਦੋ ਵੀ ਜਦੋ ਦਿਆਲ 
ਸਿੰਘ ਕੁਰਬਾਨੀ ਕਰਦਾ ਤੇ ਲੋਕਾਂ ਲਈ ਲੜਦਾ ਸੀ । ਪਰ ਉਸ ਸਮੇ” ਵੀ ਉਹ ਆਪ 
ਗਰੀਬ ਕਿਸਾਨ ਘਰਾਂ ਜੈਵਚਲੀਆਂ ਇਸਤਰੀਆਂ ਵਾਂਗ ਕਿਸਮਤ `ਤੇ ਸ਼ਾਕਰ ਤੋਂ ਵਫਾਦਾਰ 
ਕਿਸਮ ਦੀ ਦੱਬੂ ਇਸਤਰੀ ਸੀ । ਉਹ ਉਸ ਸਮੋ" ਵੀ ਸਰੀਰਕ ਜਾਂ ਮਾਨਸਿਕ ਤੌਰ `ਤੇ 
ਸੰਘਰਸ਼ਸ਼ੀਲ ਨਹੀ“ ਸੀ । ਪਰ ਉਹਨੂੰ ਧੁੰਦਲਾ ਜਿਹਾ ਚੌਗੇ ਕੈਮਾਂ ਦਾ ਅਹਿਸਾਸ ਸੀ । 
ਦਿਆਲ ਸਿੰਘ ਦੇ ਨਵਾਂ ਰੁਖ ਅਖਤਿਆਰ ਕਰਨ ਨਾਲ ਜਾਂ ਰਾਜਨੀਤੀ ਬਦਲਣ ਨਾਲ 
ਉਹਨੂੰ ਕੋਈ ਬਹੁਤਾ ਫਰਕ ਨਹੀ' ਪੈਣਾ ਸੀ, ਜੇਕਰ ਦਿਆਲ ਸਿੰਘ ਕੇਵਲ ਆਰਥਿਕ 
ਪ੍ਰਾਪਤੀਆਂ ਕਰਦਾ ਪਰ ਅਖਲਾਕੀ ਤੌਰ 'ਤੇ ਉਹਨਾਂ ਨਿਵਾਣਾਂ ਤਕ ਨਾ ਪੁਜਦਾ ਜਿੰਨ੍ਹਾਂ 
ਤੱਕ ਹੁਣ ਉਹ ਪੁਜ ਗਿਆ ਸੀ । ਸਾਧਾਰਨ ਇਸਤਰੀ ਕੇਵਲ ਘਰ ਚਾਹੁਦੀ ਹੈ, ਇਕ 
ਵਸਦਾ ਰਸਦਾ, ਵਹਦਾ ਫੁਲਦਾ ਅਮਨ ਨਾਲ ਰਹਿੰਦਾ ਘਰ । ਦਿਆਲ ਸਿੰਘ ਦੇ ਕਾਂਗਰਸੀ 
ਹੋਣ ਤੋ' ਪਹਿਲਾਂ ਇਹ ਘਰ ਆਰਥਿਕ ਔਕੜਾਂ ਦੇ ਹੁੰਦਿਆਂ ਵੀ ਇਹੋ ਜਿਹਾ ਸੀ । ਕੁੜੀ 
ਪੜ੍ਹ ਰਹੀ ਸੀ । ਉਹਦਾ ਭਵਿਖ ਉਜਲਾ ਜਾਪਦਾ ਸੀ । ਮੋਹਣਾ ਦਿਆਲ ਸਿੰਘ ਦਾ ਪੁੱਤ, 
ਕਾਮਾ ਸੀ, ਵਿਆਹਿਆ ਹੋਇਆ ਸੀ । ਸਾਧਾਰਨ ਔਰਤ ਐਨੇ ਨਾਲ ਹੀ ਸੰਤੁਸ਼ਟ ਸੀ । 
ਨਵੀਆਂ ਸਥਿਤੀਆਂ ਨੇ ਸਭ ਕੁਝ ਉਲਟ ਪੁਲਟ ਦਿਤਾ ਹੈ । ਘਰ ਖੇਰੂੰ ਖੇਰੂੰ ਹੋ ਗਿਆ 


੪ ੫: 


ਸਿਰਜਣਾ 59 


੪ 


ਹੈ। ਇਸ ਵਿਚ ਵੀ ਮਾਂ ਦੀ ਆਖਰੀ ਰੀਝ ਕੇਵਲ ਧੀ ਦਾ ਮੁੱਖ ਦੇਖਣਾ ਹੀ ਹੈ, ਜਿਸ ਨੂੰ 

ਉਹ ਆਪਣਾ ਪਰਛ'ਵਾਂ ਸਮਝਦੀ ਹੈ । ਇਸੇ ਲਈ ਕਹਿੰਦੀ ਹੈ : 
“ਹੋਰ ਸਾਰੇ ਦੁਖ ਜਰ ਸਕਦੀ ਆਂ । ਦੁੱਖਾਂ ਨੇ ਹੀ ਮੇਰਾ ਸਾਥ ਨਿਭਾਇਆ 
ਏ। ਇਕ ਤੇਰਾ ਮੂੰਹ ਹੈ ਜਿਸ ਨੂੰ ਦੇਖ ਕੇ ਜਿੰਦ ਪੈਂਦੀ ਐ। ਤੇਰਾ ਹੀ 

ਮੂੰਹ ਹੈ, ਜਿਸ ਨੂੰ ਦੇਖ ਕੇ ਡੋਬ ਪੈਂਦੇ ਐ।' 
ਕੋਈ ਮਾਂ ਧੀ ਦਾ ਦੁੱਖ ਕਿਵੇ ਦੇਖ ਸਕਦੀ ? ਇਸੇ ਲਈ ਦਿਆਲ ` ਸਿੰਘ ਦੀ ਪਤਨੀ 
ਹੋਰ ਵੀ ਔਖੀ ਹੈ । ਉਹਦੀ ਇਹ ਸਮੱਸਿਆ ਜਾਧਾਰਨ ਤੇ ਰਵਾਇਤੀ ਇਸਤਰੀ ਦੀ ਹੈ । 
ਕਰਮਜੀਤ ਚੇਤਨ ਪਰਿਸਥਿਤ)ਆਂ ਤੇ ਆਲੇ ਦੁਆਲੋਂ ਦੇ ਹੁੰਦਿਆਂ ਵੀ ਆਪਣੇ ਆਪ 
ਨੂੰ ਸਮਾਜਕ ਚੇਤਨਾ ਦੀ ਹਾਨਣ ਨਹੀ ਬਣਉੱ'ਦੀ । ਸੁਲਖੱਣ ਉਹਦੀ ਜ਼ਿੰਦਗੀ ਵਿਚ 
ਆਉਣ ਵਾਲਾ ਪਹਿਲਾ ਮਰਦ ਹੈ । ਉਹਨੂੰ ਮਿਲਣ ਤੇ ਉਹਦੇ ਨੇੜੇ ਹੋਣ ਦੀ ਸੁਬਿਧ' ਹੈ । 
ਉਹ ਪ੍ਰਭਾਵਸ਼ਾਲੀ ਹੈ, ਘਰ ਦਾ ਇਕ ਮੈਬਰ ਬਣ ਗਿਆ ਹੈ । ਕਰਮਜੀਤ ਉਹਦੇ ਵੱਲ 
ਖਿੱਚੀ ਜਾਂਦੀ ਹੈ । ਸੁਲੱਖਣ ਉਹਦੇ ਲਈ ਪ੍ਰੇਮੀ ਹੀ ਨਹੀ' ਬਲਕਿ ਕੁਝ ਵੱਧ ਹੈ। ਦਿਆਲ 
ਸਿੰਘ ਦੀ ਸੋਚ ਜਿਹੜੀ ਕਿ ਸੁਲੱਖਣ ਨੂੰ ਕਰਮਜੀਤ ਦਾ ਹਾਣੀ ਸਮਝਦੀ ਰਹੀ ਹੈ, ਦੋਨਾਂ 
ਦੇ ਸੰਬੈਧਾਂ ਨੂੰ ਹੋਰ ਗੂਹੜੇ ਕਰਦੀ ਹੈ । ਪਰੈਤ੍ਹ ਇਸ ਰਿਸ਼ਤੇ ਵਿਚ ਓਨਾ ਚਿਰ ਤੀਖਣਤਾ 
ਨਹੀ ਆਉ'ਦੀ ਜਿੰਨ ਚਿਤ ਇਹ ਸੁਤਾਵਕਤਾ ਖ਼ਤਮ ਨਹੀਂ' ਹੁੰਦੀ । ਇਹ ਸੁਭਾਵਕਤਾਂ 
ਉਦੋਂ" ਟੁਟਦੀ ਹੈ, ਜਦੋ' ਦਿਮਾਲ ਸਿੰ4 ਪ'ਰਟੀ ਨਾਲੋ ਟੁਟ ਜਾਂਦਾ ਹੈ ਅਤੇ ਉਹ ਸੁਲੱਖਣ 
ਨੂੰ ਵੇਚ ਕੇ ਆਪਣਾ ਹੋਰ ਮੁੱਲ ਵਧਉਣਾ ਚਾਹੁੰਦਾ ਹੈ । ਰੋੜ੍ਹ ਸੁਲੱਖਣ ਜਮਾਤੀ ਤੌਰ 'ਤੇ 
ਦਿਆਲ ਸਿੰਘ ਨਾਲੋ' ਵੱਧ ਚੇਤਨ ਤੇ ਆਦਰਸ਼ ਨੂੰ ਪਰਨਇਆ ਹੋਇਆ ਹੋਣ ਕਾਰਨ 
ਦਿਆਲ ਸਿੰਘ ਦੇ ਪੱਖ ਵਿਚ ਨਹੀ" ਖੜੋ'ਦਾ, ਉਸਨੂੰ ਤਿਆਗ ਦਿੰਦਾ ਹੈ । ਇਸ ਦੇ ਨਾਲ 
ਹੀ ਉਹ ਦਿਆਲ ਸਿੰਘ ਦੇ ਘਰ ਨੂੰ ਵੀ ਸਦਾ ਲਈ ਤਿਆਗ ਦਿਤਾ ਹੈ । ਕਰਮਜੀਤ ਤੇ 
ਉਹਦੀ ਮਾਤਾ ਨਾਲੋ” ਵੀ ਟੁੱਟ ਜਾਂਦਾ ਹੈ । ਕਰਮਜੀਤ ਇਹ ਕੁਝ ਅਨੁਭਵ ਕਰਕੇ ਵੀ 
ਪਹਿਲ ਨਹੀਂ ਕਰਦੀ । ਸੁਲੱਖਣ ਦੀ ਜਮਾਤੀ ਚੇਤਨਾ ਉਹਨੂੰ ਆਪਦੇ ਨਾਲ ਧਰੋਹ ਤੋਂ 
ਵਿਸ਼ਵਾਸਘਾਤ ਲਗਦੀ ਹੈ । ਦੋਨਾਂ ਵਿਚਕਾਰ ਪਈ ਵਿੱਥ ਤੇ ਹਕੀਕਤਾਂ ਨੂੰ ਸਮਝਣ ਦੀ 
ਅਸਮਰਥ' ਹੋਰ ਵੀ ਭੁਲੇਖਿਆਂ ਦਾ ਕਾਰਨ ਬਣਦੀ ਹੈ । ਦੋਨੋ ਇਕ ਦੂਜੇ ਲਈ ਓਪਰੇ 
ਤੇ ਸਾਧਾਰਨ ਵਿਅਕਤੀ-ਬਣ ਜਾਂਦੇ ਹਨ । ਕਿਸੇ ਸਮੇ' ਸੰਬੋਧਾਂ ਵਿਚ ਪੈਦ' ਹੋਈ ਵਿਸ਼ੇਸ਼ਤਾ 
ਖਤਮ ਹੋ ਜਾਂਦੀ ਹੈ ਜਾਂ ਧੁੰਦਲੀ ਖੈ ਜਾਂਦੀ ਹੈ । 

ਜਿਥੋ' ਤਕ ਸੁਲੱਖਣ ਦੀ ਜਾਨ ਬਚਾਉਣ ਦੀ ਸਮੱਸਿਆ ਤੇ ਕਰਮਜੀਤ ਵਲੋ ਇਹ 
ਯਤਨ ਕਰਨ ਦਾ ਸਵਾਲ ਹੈ, ਇਹ ਕੇਵਲ ਰਵਾਇਤੀ ਇਸਤਰੀਅਤ ਦੀ ਸਮੱਦਿਆ ਹੀ ਹੈ । 
ਇਸ ਨੂੰ ਆਦਰਸ਼ਵਾਦੀ ਪੁੱਠ ਦੇ ਕੇ ਉਪਭਾਵਕਤਾ ਦੀ ਜਿਖਰ ਤਕ ਪੁਚਾਇਆ ਗਿਆ ਹੈ। 
ਸਾਧਾਰਨ ਇਸਤਰੀ ਕਿਸੇ ਵੀ ਨਿਰਦੋਸ਼ ਨੂੰ ਕਤਲ ਹੁੰਦਾ ਨਹੀ" ਸਹਾਰ ਸਕਦੀ । ਜੇਕਰ 
ਉਸ ਨਿਰਦੋਸ਼ੇ ਦੇ ਨਿਰਦੋਸ਼ ਹੋਣ ਦਾ ਪੱਕਾ ਸਬੂਤ ਹੋਵੇ ਤੇ ਉਹਦੇ ਨਿੱਜ ਬਾਰੇ ਕੋਈ ਜਾਣ- 
ਕਾਰ) ਹੋਵੇ ਤਾਂ ਉਸ ਲਈ ਕੁਰਬਾਨੀ ਕਰ ਦੇਣੀ ਅਸੁਤਾਵਕ ਨਹੀ' ਹੈ । ਕਰਮਜੀਤ ਵੀ 
ਇਹੋ ਕਰਦੀ ਹੈ । ਇਸ ਵਿਚ ਸ਼ੱਕ ਨਹੀ' ਕਿ ਇਹ ਕੁਝ ਕਰਨਾਂ ਸਾਧਾਰਨ ਕੁੜੀ ਢੇ 


60 ਸਿਰਜਣਾ 


ਕਿਰਦਾਰ ਨਾਲੋਂ' ਕੁਝ ਵੱਧ ਹੈ, ਪਰ ਨਾ ਛੋਹੇ ਜਾਣ ਵਾਲੀ ਸਿਖਰ ਨਹੀ" ਹੈ । ਸੁਲੱਖਣ ਦੀ 
ਜਾਨ ਬਚਾਉਣ ਵੇਲੇ ਉਹ ਮੁਢ ਵਿਚ ਮਾਨਸਿਕ ਦਵੈਦ ਦਾ ਸ਼ਿਕਾਰ ਸੀ । ਪਰੇਤੂ ਅੰਤ 
ਵਿਚ ਨਿਰੋਲ ਆਦਰਸ਼ਵਾਦੀ, ਮਾਨਵਵਾਦੀ ਝੁਕਾਅ ਭਾਰੂ ਰਿਹਾ । 

ਸੁਲੱਖਣ ਦੇ ਚੇਤਨ ਵਿਅਕਤੀ ਤੇ ਵਿਗਿਆਨਕ ਸੋਚ ਦਾ ਧਾਰਨੀ ਹੋਣ ਕਾਰਨ 
ਉਹਦਾ ਪਾਤਰ ਬਹੁਤਾ ਗ੍ਰੰਝਲਦਾਰ ਨਹੀ' ਚਿਤਰਿਆ ਗਿਆ। ਨਾਂ ਹੀ ਉਸ ਦੀ ਕੋਈ ਖਾਸ 
ਸਮੱਸਿਆ ਹੈ । ਉਹਦੇ ਲਈ ਕੇਵਲ ਦੋ ਹੀ ਅਵਸਰ ਮਾਨਸਿਕ ਦਵੈਦ ਦੇ ਆਉਦੇ ਹਨ । 
ਇਕ ਦਿਆਲ ਸਿੰਘ ਦੇ ਘਰੋ" ਜਾਣ ਸਮੇ“ ਦੂਜਾ ਨਹਿਰ ਦੀ ਪੱਟੜੀ 'ਤੇ ਕਰਮਜੀਤ ਨੂੰ 
ਮਿਲਣ ਉਪਰੰਤ । ਪਰੰਤੂ ਉਹਦਾ ਆਦਰਸ਼ ਇਸ ਦਵੈਦ ਨੂੰ ਸਮੱਸਿਆ ਨਹੀ” ਬਣਨ 
ਦਿੰਦਾ । ਕਰਮਜੀਤ ਦੇ ਨਿਰੋਲ ਉਹਚੇ ਨਿੱਜ ਲਈ ਕੁਰਬਾਨੀ ਕਰਨ ਸਮੇ” ਵੀ ਉਹਦੇ 
ਸਾਹਮਣੇ ਆਦੁਰਸ਼ ਹੀ ਭਾਰੂ ਹੈ । ਉਹ ਕੁੜੀ ਵਲੋ' ਆਪਣੇ ਨਿੱਜ ਤੇ ਆਪਣੇ ਭਵਿੱਖ ਦੀ 
ਆਹੂਤੀ ਦੇਣ 'ਤੇ ਵੀ ਇਨਕਲਾਬ ਵਲ ਸੁਚੇਤ ਹੈ । ਆਪਣੀ ਜਾਨ ਦੇ ਬੱਚ ਜਾਣ ਦੀ 
ਖੁਸ਼ੀ ਨਾਲੋ ਪਾਰਟੀ ਦੁਸ਼ਮਣਾਂ ਨੂੰ ਲੱਤਣ ਲਈ ਵੱਧ ਤੀਬਰ ਹੈ । ਇਸ ਵਿਚ ਸ਼ੱਕ ਨਹੀ” 
ਕਿ ਲੋਕਾਂ ਲਈ ਮਰ ਮਿਟਣ ਵਾਲਾ ਵਿਅਕਤੀ ਜਜ਼ਬਾਤੀ ਤੇ ਭਾਵਕ ਨਹੀ” ਹੌਣਾ 
ਚਾਹੀਦਾ । ਪਰੰਤੂ ਇਨਕਲਾਬੀ ਜਜ਼ਬੇ ਰਹਿਤ ਮਸ਼ੀਨਾਂ ਵੀ ਨਹੀ ਹੁੰਦੇ । ਕੈਵਲ ਇਨਕ- 
ਲਾਬੀ ਪਾਤਰ ਚਿਤਰਨ ਵਿਚ ਸਦਾ ਹੀ ਉਲਾਰ ਰਹਿੰਦਾ ਹੈ । ਉਹਦੇ ਪਾਤਰ ਜਾਂ ਤਾਂ ਮੱਧ 
ਸ਼ਰੋਣਿਕ ਵਿਅਕਤੀ ਹੁੰਦੇ ਹਨ ਜਿਹੜੇ ਸ਼ੌਂਕੀਆ ਇਨਕਲਾਬੀ ਤੇ ਮੁਖ ਰੂਪ ਵਿਚ ਰੁਮਾਂਸਵਾਦੀ 
ਹੁੰਦੇ ਹਨ । ਜਾਂ ਸੁਲੱਖਣ ਵਾਂਗ ਨਿਰੋਲ ਲੋਹੇ ਦੀ ਲੱਠ ਜਿੰਨ੍ਹਾਂ ਨੂੰ ਕੋਈ ਪਰਿਸਥਿਤੀਆਂ 
ਮਾਨਜਿਕ ਤੌਰ 'ਤੇ ਡੁਲਾ ਨਹੀਂ ਸਕਦੀਆਂ । ਇਹੋ ਕੈਵਲ ਦੀ ਕਮਜ਼ੋਰੀ ਹੈ, ਕਲਾ ਦੀ ` 
ਘਾਟ ਹੈ । 

ਕੋਵਲ ਨਾਵਲ 'ਭਵਾਨੀ' ਵਿਚ ਮੁੱਖ ਤੌਰ 'ਤੇ ਖੱਬੀ ਲਹਿਰ ਦੀ ਜਮਾਤੀ ਬਣਤਰ 
ਦੀ ਸਮੱਸਿਆ ਤੇ ਇਸ ਉਤੇ ਮਧ ਸ਼ਰੋਣਿਕ ਵਿਅਕਤੀਵਾਦੀ ਸੋਚ ਦੇ ਭਾਰੂ ਹੋਣ ਨੂੰ ਹੀ 
ਪੇਸ਼ ਕਰ ਸਕਿਆ ਹੈ । ਦੂਜੀਆਂ ਸਮੱਸਿਆਵਾਂ ਇਸ ਦੇ ਅਧੀਨ ਹਨ । ਛੇ, 


[ਪਿੰਡ ਤੇ ਡਾਕਘਰ ਘੋਲੀਆ ਕਲਾਂ, ਤਸੀਲ ਮੋਗਾ, ਜ਼ਿਲਾ ਫ਼ਰੀਦਕੋਟ] 


ਸਿਰਜਣਾ < 6 


62 


ਤੁਹਾਡੇ ਨੇੜੇ ਦੇ ਪਰਵਾਰ ਨਿਯੋਜਨ ਕੇਦਰ, 
ਪ੍ਰਾਇਮਰੀ ਸਿਹਤ ਕੇਦਰ, ਜਾਂ ਗਰਾਮ ਸਵਾਸਥ 

ਸਹਾਇਕ ਤੋਂ ਤੁਹਾਨੂੰ ਇਸ ਬਾਰੇ ਜ਼ਰੂਰੀ ਸਲਾਹ 
ਮਸ਼ਵਰਾ ਤੇ ਲੋੜੀਦਾ ਸਾਮਾਨ ਵੀ ਮਿਲ ਸਕਦਾ ਹੈ 


ਅੱਜ ਹੀ ਉਨ੍ਹਾਂ ਕੋਲ ਜਾਉ 


ਜਸਵੈਤ ਸਿੰਘ ਦੀਦ 
ਗੁਆਚੇ ਘਰ ਦੀ ਤਲਾਸ਼ 


ਬਹੁਤ ਨਿੱਕੇ ਹੁੰਦੇ ਸਾਂ 

ਸ਼ਾਇਦ ਉਦੋ" ਅਸੀ” 

ਜਦੋਂ" ਸਿਖ਼ਰ ਦੁਪਿਹਰਾ ਨੰਗੇ ਸਿਰਾਂ ਤੋਂ 
ਇੱਲਾਂ ਦੇ ਪ੍ਰਛਾਵਿਆਂ 'ਤੇ ਪੈਰ ਧਰਦਿਆਂ 
ਗੁਜ਼ਰ ਜਾਂਦਾ ਸੀ । 

ਵੱਤਰ ਕੀਤੇ ਖੇਤਾਂ ਦੀ ਖ਼ਾਕੀ ਮਿੱਟੀ ਵਿਚ 
ਲੀਕ ਮਾਰ ਕੇ ਸੀਤਾ ਹਰਨ ਦਾ 

ਸੀਨ ਖੇਡਦੇ ਸਾਂ । 

ਹੱਥਾਂ ਵਿਚ ਅੱਕ ਦੀਆਂ ਵਿੰਗੀਆਂ ਕੀਤੀਆਂ 
ਸੋਟੀਆਂ ਦੇ ਤੀਰ-ਕਮਾਨ ਹੁੰਦੇ ਸਨ 

ਤੇ ਉਦੋ ਬਹੁਤ ਸੌਖਾ ਹੁੰਦਾ ਸੀ 

ਦਸਾਂ ਸਿਰਾਂ ਵਾਲੇ ਰਾਵਣ ਦੀ ਧੁੰਨੀ ਚ 
ਕਾਅੜ ਕਰਦਾ ਤੀਰ ਮਾਰ ਦੇਣਾ । 
ਗੁਆਂਢੀਆਂ ਦੀ ਛਿੰਦੀ ਬਗਲ 'ਚ ਹੁੰਦੀ ਸੀ 
ਤੇ ਬਨਵਾਸ ਗਏ ਰਾਮ ਨਾਲ ਬੜੇ ਲਾਡ ਕਰਦੀ ਸੀ । 
ਦਿਨ ਭਰ ਬਾਜ਼ਾਰਾਂ 'ਚੋਂ' ਲਭਦੇ ਹੁੰਦੇ ਸਾਂ 
ਚਾਹ ਦੀ ਪੋਟੀ ਵਿਚ ਚਮਕਦੀ 

ਚਾਂਦੀ ਦਾ ਕਾਗਜ਼`। ` 

ਬਹੁਤ ਖੁਸ਼ ਹੁੰਦੀ ਸੀ ਉਹ ਨਿੱਕੀ ਜਿਹੀ ਕੁੜੀ 
ਜਦ ਉਹਨਾਂ ਕਾਗ਼ਜ਼ਾਂ ਦੇ ਨਿੱਕੇ ਨਿੱਕੇ ਬੁੰਦੇ ਬਣਾ 
ਉਸ ਦੇ ਕੇਨਾਂ `ਚ ਲਟਕਾਈਦੇ ਸਨ । 

ਸਾਰਾ ਦਿਨ ਮਿੱਟੀ 'ਚ ਲਿਤੜ-ਲਿਤੜ 

ਜਦ ਘਰ ਪਰਤੀਦਾ ਸੀ 

ਤਾਂ ਮਾਂ ਆਪ ਨਹਾਉ'ਦੀ 

ਤੇ ਸਾਡੇ ਨਿੱਕੇ ਨਿੱਕੇ ਨਕਸ਼ ਮਲਦੀ । 

ਮਾਂ ਦੀਆਂ ਛਾਤੀਆਂ 'ਤੇ 

ਅਸੀ ਗੁਦਤੂੰ-ਗੁਦੜ੍ਹੇ ਹੱਥ ਮਾਰਚੇ 

ਖਿੜ ਖਿੜ ਹੱਸਦੇ ਸਾਂ । 

ਤੇ ਫਿਰ ਪਤਾ ਨਹੀ" ਅਚਾਨਕ-- 


ਸਿਰਜਣਾ 


63 


64 


ਇਕ ਦਿਨ ਕੀ ਵਾਪਰਿਆ -- 

ਕਿ ਨਹਾਉਂ ਦੀ ਮਾਂ ਸਾਨੂੰ ਦੇਖ ਕੇ ਤ੍ਤਕ ਗਈ, 
ਗੁਆਂਢੀਆਂ ਦੀ ਛਿੰਦੀ ਬੁੱਕਲ 'ਚੋਂ ਤਿਲਕ ਗਈ । 
ਫਿਰ ਅਸੀ" ਸਭ ਕਾਸੇ ਨੂੰ 

ਇਕੱਲ 'ਚ ਦੁਹਰਾ ਕੇ ਸੋਚਿਆ 


_ਇੱਲ ਤੇ ਪ੍ਰਛਾਵਿਆਂ ਦੇ ਅਰਥ ਬਦਲ ਗਏ । 


ਫਿਰ ਅਸੀ! ਕੀ ਨਹੀ ਕੀਤਾਂ 

ਕਿ ਇੱਲ ਨੂੰ ਸਣੇ ਪ੍ਰਛਾਵਿਆਂ ਫੜ ਕੈ 

ਉਸ ਦੇ ਖੰਭਾਂ ਦਾ ਇੱਕ ਚਿੱਤਰ ਬਣਾਈਏ । 

ਅਸੀ ਬਹੁਤ ਚਾਹਿਆ ਕਿ 

ਦਸਾਂ ਜਿਰਾਂ ਵਾਲੇ ਰਾਵਣ ਦੇ ਤੀਰ 

ਐਨ ਧੁੰਨੀ 'ਚ ਵੱਜੇ । 

ਪਰ ਸਾਨੂੰ ਤਾਂ ਜਿਹੜੇ ਵਭੀਸ਼ਣ ਵੀ ਮਿਲੇ 

ਉਹ ਵੀ ਤੀਰ ਰਾਵਣ ਦੇ ਪੈਰਾਂ 'ਚ ਮਾਰਨ ਨੂੰ ਆਖਦੇ ਰਹੇ । 
ਫਿਰ ਅਸੀ ਕੀ ਨਹੀਂ ਕੀਤਾ 

ਕਿ ਮਾਂ ਨੂੰ ਹੁਬਕੀਂ-ਹੁਬਕੀ ਰੋਂ ਦੀ ਨੂੰ ਦੱ ਸਕੀਏ 
ਕਿ ਕਿਉ” ਅਸੀ' ਰਾਤ ਦੇ ਐਨ ਵਿਚਕਾਰ ਵੀ 
ਗੁਆਚੇ ਸੂਰਜਾਂ ਦੀ ਗੱਲ ਕਰਦੇ ਹਾਂ । 

ਪਰ ਬਹੁਤ ਝੂਰੀਦਾ ਹੈ ਅਸੀ' 

ਜਦੋ' ਮਾਂ ਭਾਂਡੇ ਮਾਂਜਦ) ਆਖ ਰਹੀ ਹੁੰਦੀ ਹੈ 

ਕਿ ਪੁਤਰਾ ! _੍ਰੰ ਸਾਡੀ ਬੁਢਿਆਂ ਦੀ ਡੈਗੋਰੀ ਏ' । 
ਸੁਣੀਦਾ ਹੈ ਤਾਂ ਲਗਦਾ ਹੈ 

ਕਿ ਸਿਰ 'ਤੇ ਇੱਲਾਂ ਮੰਡਰਾਉ'ਦੀਆਂ ਨੇ 

ਪ੍ਰਛਾਵੇ' ਪੈਰਾਂ ਦੀਆਂ ਤਲੀਆਂ ਚੋ 

ਤਿਲਕ ਤਿਲਕ ਤਿਲਕ ਜਾਂਦੇ ਨੇ । 

ਪਾਸੀ' ਰਾਵਣ ਚੀਖ਼ਦਾ ਹੈ । 

ਤੇ ਅਸੀਂ ਦੀਵੇ ਦੇ ਨਿੰਸ੍ਰੋ ਜਿਹੇ ਚਾਨਣ ਵਿਚ 

ਕੋਧ 'ਤੇ ਲਿਸ਼ਕ ਰਹੇ 

ਭਾਰਤ ਦੇ ਨਕਸ਼ੇ 'ਚ 

ਨੀਝ ਲਾ ਕੇ ਤੱਕ ਰਹੇ ਹੁੰਦੇ ਹਾਂ 

ਕਿ ਸਾਡਾ ਵੀ ਕਿਸੇ ਨਕਸ਼ੇ 'ਚ 

ਕਿਤੇ ਕੋਈ ਘਰ ਗੁਆਚਾ ਹੈ ॥ 


[ਪੰਜਾਬੀ ਵਿਭਾਗ, ਪੰਜਾਬੀ ਜੂਨੀਵਰਸਟੀ, ਪਟਿਆਲਾ] 


ਸਿਰਜਣਾ 


ਰੈਗ ਮੰਚ 


ਲੋਕ ਨਾਥ 


ਨਾਟਕ ਮੇਲਾ : ਆਪਣੀਆਂ ਸਾਰੀਆਂ 'ਅਨਾਟਕੀ'ਮੁਦ੍ਰਾਵਾਂ ਸਮੇਤ 


ਪੰਜਾਬੀ ਕਲਾ ਕੇਦਰ, ਚੰਡੀਗੜ੍ਹ ਵਲੋ' ਆਯੋਜਿਤ “ਸਰਬ ਭਾਰਤੀ ਪੰਜਾਬੀ ਨਾਟਕ 
ਮੋਲਾ' 16 ਤੋ' 19 ਮਾਰਚ, 1979 ਦੇ ਦਿਨੀ ਚੰਡੀਗੜ੍ਹ ਵਿਖੋ ਹੋਇਆ । ਪੰਜਬ ਵਿਚ 
ਤੇ ਪੰਜਾਬ ਤੋਂ ਬਾਹਰੋ ਪੰਜਾਬੀ ਰੋਗ ਮੰਚ ਦਾ ਮੂੰਹ-ਮੁਹਾਂਦਰਾ ਬਨਾਉਣ ਤੇ ਸੰਵਾਰਨ ਵਿਚ 
ਜ਼ੁੱਟੇ ਹੋਏ ਰੈਗਮੰਚ ਦੇ ਕਾਮਿਆਂ ਨੇ ਸੱਤ ਨਾਟਕ ਚੰਡੀਗੜ੍ਹ ਦੇ ਨਾਟ-ਪ੍ਰੋਮੀਆਂ ਸਾਹਵੇ' ਖੇਡੇ । 
ਇਸਦੇ ਨਾਲ ਹੀ ਕੇ ਦਰ ਵਲੋ" ਰੰਗਮੰਚ ਸੰਬੋਧੀ ਇਕ ਸੈਮੀਨਾਰ ਵੀ ਕਰਵਾਇਆ ਗਿਆ, 
ਜਿਸ ਵਿਚ ਸ੍ਰੀ ਆਈ. ਕੇ. ਗੁਜਰਾਂਲ, ਸਮੇਤ ਹੋਰ ਬਹੁਤ ਸਾਰੇ ਮੁਖ-ਮਹਿਮਾਨਾਂ ਦੇ 
ਸ਼ਾਮਿਲ ਸਨ । 

ਪਹਿਲਾ ਨਾਟਕ-ਸ਼ਿਵ ਕੁਮਾਰ ਦੀ ਪ੍ਰਸਿਧ ਰਚਨਾ 'ਲੂਣਾ” 'ਤੇ ਆਧਾਰਿਤ ਬੈਲੇ ਦੇ 
ਰੂਪ ਵਿਚ ਸੀ, ਜਿਸਦੀ ਸਕ੍ਰਿਪਟ ਡਾ. ਹਰਚਰਨ ਸਿੰਘ ਨੇ ਤਿਆਰ ਕੀਤੀ ਸੀ ਅਤੇ ਪੇਸ਼ਕਾਰੀ 
ਸੀ ਪੰਜਾਬੀ ਕਲਾ ਕੇਦਰ ਚੰਡੀਗੜ੍ਹ ਦੀ । 

_ ਮੂਲ ਰੂਪ ਵਿਚ ਸ਼ਿਵ ਕੁਮਾਰ ਦੀ ਰਚਨਾ 'ਲੂਣਾ” ਨਾਟਕੀ-ਰਚਨਾ ਨਹੀ” । ਪਰ 
ਲੂਣਾ ਦੇ ਜਗਤ ਤੇ ਜੁਗਤ ਵਿਚ ਨਾਟਕੀਅਤ' ਦੀ ਭਰਮਾਰ ਹੈ । ਪਰ ਅਫਸੋਸ ਹੈ ਕਿ 
ਜ਼ਿਵ ਤੋਂ ਬਾਦ ਨਾ ਲੂਣਾ ਦੇ ਗੀਤਾਂ ਨੂੰ ਗਾਉਦੇ ਹੈ, ਨਾ ਉਸ 'ਤੇ ਆਧਾਰਿਤ ਨਾਟ ਜਾਂ 
` ਬੇਲੇ ਪੇਸ਼ ਕਰਨ ਵਿਚ ਹੀ ਕੋਈ ਨਿਰਦੇਸ਼ਕ ਜਾਂ ਲੇਖਕ ਲੂਣਾ ਵਿਚ ਪੇਸ਼ 'ਸੱਚ' ਤੇ 
ਉਹਦੀ ਸਾਰਥਿਕਤਾ ਨੂੰ ਆਪਣੀ ਪਕੜ ਵਿਚ ਲਿਆ ਸਕਿਆ ਹੈ...ਬੇਸ਼ੱਕ ਇਸਨੂੰ 
ਪੇਸ਼ ਕਰਨ ਦੇ ਕਈ ਯਤਨ ਹੋ ਚੁੱਕੇ ਹਨ । ਇਸ ਰਚਨਾਂ ਦੀ ਬਾਂਰ ਬਾਰ ਪੇਸ਼ਕਾਰੀ 
ਨਾ ਤਾਂ ਸ਼ਿਵ ਕੁਮਾਰ ਨੂੰ ਕੋਈ ਮਹੱਤਤਾ ਪ੍ਰਦਾਨ ਕਰ ਸਕੀ ਹੈ ਨਾ ਹੀ ਉਸਦੀ ਰਚਨਾ 
ਨਾਲ ਇਨਸਾਫ ਕਰ ਸਕੀ ਹੈ । ਲੂਣਾ ਵਿਚ ਸ਼ਿਵ ਨੇ ਪ੍ਰਾਪਤ ਤੱਥ ਨੂੰ ਪੁਨਰ ਸਿਰਜਣ 
ਸਮੇ ਨਵੀ' ਸੁਹਜ ਦਿਸ਼ਟੀ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ । ਮਾਨਵੀ ਕੀਮਤਾਂ ਢੇ 
ਬਦਲਦੇ ਪਰਿਪੇਖ ਵਿਚ ਸੱਚ ਨੂੰ ਪੁਨਰ ਜੀਵਿਤ ਕਰਨ ਸਮੇ ਸਾਡੀ ਲੋਕਯਾਨਿਕ- 
ਸੈਵੇਦਨਾ' ਨੂੰ ਸਾਹਿਤ ਸੰਵੇਦਨਾ ਵਿਚ ਬੈਨ੍ਹਿਆ ਹੈ । ਪਰ ਸਾਡੀ ਨਾਟਕੀ ਦ੍ਰਿਸ਼ਟੀ ਉਸ 
ਸੁਹਜ-ਸਵੇਦਨਾ ਨੂੰ ਪਕੜਨ ਦੀ ਬਜਾਏ ਲੌਕਯਾਨਿਕ ਬਿਰਤੀ ਰਾਂਹੀ" ਉਸ ਪੂਨਰ- 
ਨਿਰਮਿਤ ਨੂੰ ਪੇਸ਼ ਕਰਨ ਦੇ ਯਤਨ ਵਲ ਰੁਚਿਤ ਰਹਿੰਦੀ ਹੈ । 

ਬੈਲੇ ਰਾਹੀ ਜੇਕਰ ਸਾਡੀ ਕਲਾ-ਸੂਝ ਸਾਡੇ ਸਾਹਿਤਕ ਜਾਂ ਨਾਟਕੀ ਸੱਚ ਨੂੰ ਪੂਰੀ 
ਤਰ੍ਹਾਂ ਉਜਾਗਰ ਕਰਕੇ ਸਾਰਥਿਕ ਦ੍੍‌ਸ਼ਟੀ ਰਾਹੀ" ਰੂਪਮਾਨ ਨਹੀ” ਕਰ ਸਕੀ ਤਾਂ ਇਹ 


ਸਿਰਜਣਾ 65 


ਕਲਾਕਾਰਾਂ ਦੀ ਕਲਾ-ਵਿਧੀ ਵਿਚਲੇ ਦੋਸ਼ ਦੀ ਵੀ ਲਖਾਇਕ ਬਣਦੀ ਹੈ । ਅਜਿਹੀ 
ਪੇਸ਼ਕਾਰੀ ਨੂੰ ਅਸੀ' ਲੋਕ-ਹਿਤਾਂ ਨਾਲੋ" ਟੁੱਟ ਚੁਕੀ ਕਲਾ ਵਜੋ ਵੇਖ ਕੇ ਮਾਣ ਤਾਂ ਸਕਦੇ 
ਹਾਂ, ਪਰ ਇਸਦੀ ਸਾਰਬਿਕਤਾ ਨੂੰ ਜਾਣ ਸੋਕਣਾ ਸੰਭਵ ਨਹੀ” । 

ਦੂਸਰੀ ਪੇਸ਼ਕਾਰੀ 'ਅਸੀਂ' ਮੜ੍ਹੀਆਂ ਦੇ ਨਹੀ” ਗੀਤ' ਵੀ ਬੈਲੇ ਸੀ । ਇਸ ਨੂੰ 
ਪੁੰਜਾਬੀ ਕਲਾ ਕੇ'ਦਰ ਬੰਬਈ ਨੇ ਪੇਸ਼ ਕੀਤਾ। ਇਹ ਕਥਾ ਵੀ ਸਾਡੇ ਫੌਕਲੋਰ ਦਾ ਅੰਗ 
ਹ । ਪਰ ਇਹ ਸਾਡੇ ਮੱਧ-ਯੁਗੀ ਸ਼ਬਦ-ਸਭਿਆਚਾਰ ਦਾ ਅੰਗ ਨਾਂ ਹੋ ਕੇ ਲੋਕ-ਸਹਿਤ 
ਵਿਚ ਪ੍ਰਾਪਤ ਵੱਖ ਵੱਖ ਕਥਾਵਾਂ ਦੇ ਆਧਾਰ `ਤੇ ਉਸਾਰੀ ਗਈ ਹੈ । ਬਰੋਸ਼ਰ ਵਿਚ ਦਿਤੀ 
ਜਾਣਕਾਰੀ ਅਨੁਸਾਰ ''ਆਜ਼ਾਦੀ ਪ੍ਰਾਪਤੀ ਤੋ ਪਹਿਲਾਂ ਜਗੀਰਦਾਰ ਸਿਸਟਮ ਵਿਚਲ) 
ਲੌਕਾਂ ਅਤੇ ਜਾਗੀਰਦਾਰਾਂ ਦੀ ਆਪਜੀ ਟੱਕਰ ਤੇ ਜਾਂਗੀਰਦਾਰਾਂ ਦੇ ਜ਼ੁਲਮ ਦੀ ਇਹ 
ਮੂੰਹ-ਬੋਲਦੀ ਤਸਵੀਰ ਹੈ ।' ਸਰਦਾਰ ਅੰਜਮ ਨੇ ਇਸਦੀ ਸਕ੍ਰਿਪਟ ਤਿਆਰ ਕੀਤੀ ਸੀ । 
ਇਸ ਬੈਲੇ ਦਾ ਵਿਸ਼ਾ ਮਹੱਤਵਪੂਰਨ ਤੇ ਸਾਰਥਿਕ ਹੈ । ਪਰ ਇਸ ਕਥਾ ਨੂੰ ਸ਼ੈਲੇ ਵਿਚ 
ਬਦਲਦੇ ਹੋਏ--ਲੋਕ-ਕਥਾ ਦੀ ਪੁਨਰ ਸਿਰਜਣਾ ਵੇਲੇ ਜੋ 'ਆਜ਼ਾਦੀ ਤੋ” ਪਹਿਲਾਂ" ਦਾ ਜਮਾਂ 
ਦਰਸਾਇਆ ਗਿਆ ਹੈ--ਉਹ ਇਸ ਦੇ ਮੰਤਵ ਨੂੰ ਛੁਟਿਆਉਦਾ ਹੈ । ਕਿਉਕਿ ਸਾਡੇ 
ਸਮਕਾਲ) ਸਮਾਜ ਵਿਚ ਕੁਝ ਕੁ ਵਖਰੇਵੇ' ਨਾਲ ਇਹ ਸਭ ਕੁਝ ਹੂ-ਬਹੂ ਵਾਪਰ 
ਰਿਹਾ ਹੈ । 

ਨਾਟਕਕਾਰ ਤੇ ਨਾਟ-ਨਿਰਦੇਸ਼ਕ ਹਰ ਹੀਲੇ ਕਿਸੇ ਨਾ ਕਿਸੇ ਮੰਤਵ ਨਾਲ ਬਝਿਆ 
ਹੁੰਦਾ ਹੈ । ਰੰਗਮੰਚ ਵਿਚ 'ਉਦੇਜ਼ ਪੂਰਤੀ' ਹਿਤ ਕੋਈ ਪੇਸ਼ਕਾਰੀ ਕੀਤੀ ਜਾਂਦੀ ਹੈ । ਉਹ 
ਉਦੇਸ਼ ਦਰਸ਼ਕਾਂ ਦਾ ਭਾਵ-ਵਿਰੇਚਨ ਜਾਂ ਮਨੌਰੋਜਨ ਕਰਨ ਤੋਂ” ਲੈ ਕੇ ਉਨ੍ਹਾਂ ਨੂੰ ਆਪਣੀਆਂ 
ਸਮਾਜਕ ਪਰਿਸਥਿਤੀਆਂ ਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਤਕ ਹੁੰਦਾ ਹੈ । ਰੈਗ ਮੰਚ 
ਕਿਸੇ ਵੀ ਪੜਾਅ 'ਤੇ ਸ਼ੁਧ ਸੁਹਜ-ਸਿਰਜਣਾ ਜਾਂ ਸੋਵੇਦਨਾ ਦਾ ਸ੍ਰਚਕ ਨਹੀ" ਬਣਿਆ 


ਜਾਂ ਬਣ ਸਕਿਆ, ਜਿਸ ਤਰ੍ਹਾਂ ਕਿ ਸਾਡੇ ਹੋਰ ਬਹੁਤ ਸਾਰੇ ਕਲਾਸੀਕਲ ਕਲਾ-ਰੂਪ ਬਣ, 


ਗਏ ਹਨ । ਸੋ ਜਦ ਅਸੀਂ ਬੈਲੇ ਨੂੰ ਵੇਖਦੇ ਹਾਂ ਤਾਂ ਅਜਿਹੀ ਉਦੇਸ਼-ਪੂਰਤੀ ਦੀ ਆਸ਼ਾ 
ਰਖਦੇ ਹਾਂ । ਪਰ ਇਹ ਇਸ ਪੇਸ਼ਕਾਰੀ ਵਿਚੋ“ ਵੀ ਗਾਇਬ ਸੀ । 

ਮੇਰਾ ਮੰਤਵ ਇਨ੍ਹਾਂ ਪੇਸ਼ਕਾਰੀਆਂ ਨੂੰ ਘਟਾ ਕੇ ਦਰਸਉਣਾ ਨਹੀ” । ਕੇਵਲ ਰੈਗ ਮੰਚ 
ਨਾਲ ਸੰਬੰਧਿਤ ਕਲਾਕਾਰਾਂ ਨੂੰ ਸੁਚੇਤ ਕਰਨਾ ਹੈ । ਜਿਥੋਂ ਤਕ ਰੌਸ਼ਨੀ ਤੇ ਸੰਗੀਤ ਦੇ 
ਪ੍ਰਭਾਵ ਦਾ ਪ੍ਰਸ਼ਨ ਹੈ--ਇਸ ਦੇ ਪੇਸ਼ਕਾਰਾਂ ਬਹੁਤ ਮਿਹਨਤ ਕੀਤੀ ਸੀ । ਨਿਹਿਤ ਤੇ ਸੈਗੀਤ 
ਦੀ ਇਕਸੁਰਤਾ ਮਨ ਨੂੰ ਚੰਗੀ ਵ) ਲਗਦੀ ਹੈ । ਪਰ ਗਾਥਾ ਵਿਚਲੇ ਮਾਧੋ ਤੇ ਮਿਤਵਾ ਦੇ 
ਜਾਗੀਰਦਾਰੀ ਵਿਰੁਧ ਵਿਦਰੋਹ ਦੀ ਸਮੁੱਚਤਾ ਨੂੰ ਪਰਗਟਾਉਣ ਦੀ ਥਾਵੇ” ਸਮੁੱਚੀ ਪੇਸ਼ਕਾਰੀ 
ਮਨੋਰੋਜਨ ਕਰਦੀ ਹੀ ਪ੍ਰਤੀਤ ਹੁੰਦੀ ਹੈ । ਦਰਸ਼ਕ ਦੇ ਆਪੇ ਨੂੰ ਹਲੂਣਦੀ ਨਹੀਂ” । 

ਅਰਲੇ ਦਿਨ, 17 ਮਾਰਚ ਨੂੰ ਡਾਕਟਰ ਹਰਚਰਨ ਸਿੰਘ ਦੀ ਨਵੀਂ ਰਚਨਾ 
“ਰਾਮਲੀਲਾ' ਨੂੰ ਹਰਪਾਲ ਟਿਵਾਨਾ ਨੇ ਪੇਸ਼ ਕੀਤਾ । “ਰਾਮਲੀਲਾ” ਭਾਰਤੀ ਸੰਸਕ੍ਰਿਤੀ ਤੇ 
ਧਾਰਮਿਕ ਮਰਿਆਦਾ ਦਾ ਵਿਸ਼ੇਸ਼ ਅੰਗ ਹੈ । ਸਦੀਆਂ ਤੋ ਧਾਰਮਿਕ ਪਰੈਪਰਾ ਦਾ ਹਿੱਸਾ 
ਹੋਣ ਕਰਕੇ ਸਾਹਿਤ ਅਤੇ ਨਾਟਕ ਵਿਚ ਰਾਮਾਇਣ 'ਤੇ ਆਧਾਰਿਤ ਰਚਨਾਵਾਂ ਨੂੰ ਵੀ 


6 ਸਿਰਜਣਾ 


ਪ੍ਰ 


ਧਾਰਮਿਕ ਸ਼ਰਧਾ ਨਾਲ ਹੀ ਪ੍ਰਵ'ਨ ਕੀਤ। ਜਾਂਦਾ ਰਿਹਾ ਹੈ । ਅੱਜ ਵੀ ਧਾਰਮਿਕ ਪੁਨਰ= 
ਜਾਗ੍ਰਤੀ ਵਜੋ" ਨਹੀ" ਸਗੌ` ਧਾਰਮਿਕ ਅੰਧ ਵਿਸ਼ਵਾਸ ਵਜੋ ਇਸ 'ਰਾਮ ਲੀਲਾ” ਦੀ 
ਸ਼ਹਿਰ ਸ਼ਹਿਰ ਤੇ ਪਿੰਡ ਪੰਡ ਵਿਚ ਪਸ਼ਕਾਰੀ ਸ਼ਰਧਾ ਭ ਵਨਾ ਵਜੋ” ਹੀ ਕਬੂਲ ਕੀਤੀ 
ਜਾਂਦ। ਹੈ । 

ਪਰ ਵੀਹਵੀ ਸਦੀ ਦੇ ਆਖਰੀ ਦਹਾਕਿਆਂ ਵਿਚ ਜਦੋ ਕੋਈ ਨਾਟਕਕਾਰ ਜਾਂ 
ਨਿਰਦੇਸ਼ਕ ਆਪਣੀ ਅਜਹੀ ਕਲ'ਸੀਕਲ ਰਚਨਾ ਨੂੰ ਕਿਸੇ ਵੀ ਅੰਦਾਜ਼ ਵਿਚ ਮੁੜ- 
ਸਿਰਜਣ ਦਾ ਉਪਰਾਲਾ ਕਰਦਾ ਹੈ ਤਾਂ ਉਸ ਕੋਲ ਕੇਵਲ ਪ੍ਰਮਾਣਿਕ ਮਿਥ ਹੀ ਨਹੀ-- 
ਸਗੋ ਵੀਹਵੀ' ਸਦੀ ਦ' ਸਮੁੱਚਾ ਗਿਆਨ ਵਿਗਿਆਨ ਵੀ ਹੈ । ਪੁਨਰ-ਸਿਰਜਤ ਮਿਥ 
ਕੇਵਲ ਕਹਾਣੀ ਨੂੰ ਹੂ-ਬਹੂ ਪਸ਼ ਕਰਨ ਨਲ ਆਪਣੀ ਸਮਕਾਲੀਨ ਸਾਰਥਿਕਤਾ ਗਵਾ 
ਬੈਠਦੀ ਹੈ । ਅਜਿਹਾ ਹੀ ਕ੍ਰਝ ਇਸ ਰਚਨਾ ਨਾਲ ਵਾਪਰਰਆ ਹੈ । 

ਉੱਝ ਹਰਪਾਲ ਟਿਵ'ਨਾ ਤੇ ਨੀਨਾ ਟਿਵਾਨਾ ਰੰਗਮੰਚ ਦੇ ਹੰਢੇ ਹੋਏ ਕਲਾਕਾਰ 
ਹਨ ਪਰ ਉਹਨਾਂ ਦੰ। ਪੇਸ਼ਕਾਰੀ ਵਿਚ ਉਸ ਕ੦'ਤਮਿਕ ਸੱਚ ਦੀ ਅਨੁਭ੍ਹਤੀ ਗੈਰਹਾਜ਼ਿਰ 
ਸੀ ਜਿਸ ਵਿਸ ਰਚਨ। ਤੇ ਪੁਸ਼ਕਾਰੀ ਨੂੰ ਸਾਰਥਕ ਸੱਚ ਨਲ ਜੌੜ ਕੇ 'ਮਹਾਨਤਾ' ਦਾ 
ਰੁਤਬਾ ਦਿਵਾਉਣਾ ਸੀ । 

ਸਤਾਰਾਂ ਮਾਰਚ ਦੀ ਰਤ ਹੀ ਇਕ ਹੋਰ ਨਾਟਕ 'ਬਿਗਨੇ ਬੋਹੜ ਦੀ ਛਾਂ ਵੀ 
ਪੇਸ਼ ਸੀ । ਸ਼ਹਿਰੀ ਕਲ'ਤਮਕ ਚੂੰ-ਚਲ'ਕੀਆਂ ਤੇ” ਦੂਰ ਬੈਠੇ ਪ੍ਰ: ਅਜਮੇਰ ਸਿੰਘ ਔਲਖ 
ਦੀ ਸਿਰਜਣਾ ਤੇ ਨਿਗਦੇਸ਼ਣ' ਹੇਠ ਲੌਕ ਕਲ' ਮੰਚ ਮਾਨਸ ਵਲੋ ਖੇਡਿਆ ਗਿਆ 
ਇਹ ਨਾਟਕ ਪੰਜਾਬੀ ਰੈਗ ਮੰਚ ਨੂੰ ਨਵੀ'-ਦਿਸ਼ਾ ਪ੍ਰਦਾਨ ਕਰਨ ਵਾਲੀ ਪੇਸ਼ਕਸ਼ ਸੀ । 
ਨਾਟਕ ਸਾਡੇ ਸਮਕਾਲੀ ਸਮਾਜ ਦੀ ਨਿਤਾ-ਪ੍ਰਤੀ ਸਮੱਸਿਆ ਤੇ ਜ਼ਿੰਦਗੀ ਨੂੰ ਸ਼ ਕਰਦਾ 
ਸੀ । ਸਾਧਾਰਣ ਮੰਢ ਜੜਤ, ਸਾਦਾ ਰੋਸ਼ਨੀ ਨੇ ਸਧਾਰਨ ਢੋਗ ਨਾਲ ਖਡਿਆ ਗਿਆਂ 
ਇਹ ਨਾਟਕ ਆਪਣੀ ਸਮੁੱਚੀ ਪੇਸ਼ਕਸ਼ ਵਿਚ ਅਸਾਧਾਰਨ ਸੀ । ਸਹਿਜ-ਸੁਭਾ ਹੀ 
ਯੂਨੀਵਰਸਿਟੀ ਦੇ ਨਾਮਵਰ ਆਲੋਚਕਾਂ ਤੋਂ` ਲੈ ਕੇ ਕਾਰਖਾਨੇਦਾਰਾਂ, ਅਤੇ 'ਕਲਾ ਕਲਾਂ 
ਲਈ ਦਾ ਨ'ਹਰਾ ਲਾਉਣ ਵ'ਲੋ ਬੁੱਧੀਜੀਵੀਆਂ ਤੋ ਲੈ ਕੇ ਵਿਦਿਆਰਥ)ਆਂ ਤਕ ਸਭ 
ਦਰਸ਼ਕ ਝੂਮ ਝੂਮ ਕੇ ਕਹਿ ਰਹੇ ਸਨ, ਵਾਹ ਭਈ ਵਾਹ ! 'ਕਲਾ ਊਹ ਜੋ ਸਿਰ ਚੜ੍ਹ ਬੋਲੋ' 
ਨੂੰ ਸਾਖਿਆਤ ਹੁੰਦਾ ਵੇਖਿਆ ਤੇ ਮਾਣਿਆ ਗਿਆਂ । 

ਇਸ ਨਾਟਕ ਦੀ ਪੇਸ਼ਕਾਰੀ ਨੇ ਇਕ ਗੱਠ ਹੋਰ ਸਾਹਵੇ“ ਲਿਆਂਦੀ । ਉਹ ਇਹ 
ਕਿ ਸ਼ਹਿਰਾਂ ਦੇ ਵੱਡੇ ਵੱਡੇ ਥੀਏਟਰ ਹਾਲਾਂ ਦੀ ਸੁਵਿਧਾ ਤੇ ਮੰਚ ਜੜ੍ਹਤ ਤੇ ਰੌਸ਼ਨੀ ਜਾਂ 
ਕਲਾਕਾਰਾਂ ਦੀ ਤਕਨੀਕੀ ਮਿਖਲਈ ਦਾ ਨਾ ਹੋਣਾ ਪੰਜਾਬੀ ਰੈਗਮੰਚ ਦੇ ਵਿਕਾਸ ਕਰਨ 
ਦੇ ਰਸਤੇ ਵਿਚ ਰੁਕਾਵਟ ਨਹੀ' । ਸਗੋ ਇਹ ਸੁਵਿਧਾਵਾਂ ਨਾਟਕ ਦੀ ਆਤਮਾ ਨੂੰ ਪਛਾਣ 
ਸਕਣ ਦੇ ਸਮਰੱਥ ਨਹੀ । ਰੰਗਮੰਚ ਦੇ ਪ੍ਰਫੁੱਲਤ ਹੋਣ ਲਈ ਪ੍ਰਤੀਬੱਧਤਾ ਤੇ ਸਵਾਰਥਹੀਣ 
ਲਗਨ ਅਵਸ਼ਕ ਹੈ, ਜਿਸ ਸਦਕਾ ਇਹ ਨਿੱਕਾ ਜਿਹਾ ਨਾਟਕ ਮੇਲੇ ਦਾ ਸਫਲਤਮ 
ਨਾਟਕ ਸੀ । 

ਅਠਾਰਾਂ ਮਾਰਚ ਨੂੰ ਪ੍ਰਬੋਧਕਾਂ ਵਲੋ“ ਨਾਟਕ ਉਪਰ ਇਕ ਸੈਮੀਨਾਰ ਵੀ ਆਯੋਜਿਤ 


ਸਿਰਜਣਾ, 67 


ਕੀਤਾ ਗਿਆ, ਜਿਸ ਵਿਚ 'ਪੰਜਾਬੀ ਰੌਗ ਮੰਚ ਦੀਆਂ ਸਮੱਸਿਆਵਾਂ' ਦਾ ਵਿਸ਼ਾ ਸੀ । 
ਸੀ ਆਈ. ਕੇ, ਗੁਜਰਾਲ, ਡਾ: ਅਮਰੀਕ ਸਿੰਘ, ਡਾ: ਅਤਰ ਸਿੰਘ ਤੇ ,ਪ੍ਰੋ: ਸੇਖੋਂ, ਸਮੇਤ 
ਹੋਰਾਂ ਦੇ, ਪ੍ਰਧਾਨਗੀ ਮੰਡਲ ਵਿਚ ਸਨ । ਬਹੁਤ ਸਾਰੇ ਰੰਗ ਮੰਚ ਨਾਲ ਸੈਬੰਧਧਤ ਵਿਦਵਾਨ 
ਅਤੇ ਲੇਖਕ/ਨਿਰਦੇਸ਼ਕ ਵੀ ਹਾਜ਼ਰ ਹਨ । ਏਨਾ ਕੁਝ ਹੌਣ ਦੇ ਬਾਵਜੂਦ ਵਧੇਰੇ 
ਗੱਲਬਾਤ ਰੋਗ ਮੰਚ ਦੇ ਇਤਿਹਾਸ ਬਾਰੇ ਹੀ ਹੁੰਦੀ ਸੀ । ਸਾਰੀ ਬਹਿਸ ਵਿਚੋ` ਦੋ ਗੱਲਾਂ 
ਮਹੱਤਵਪੂਰਨ ਸਾਹਮਣੇ ਆਈਆਂ । ਇਕ ਇਹ ਕਿ ਬਹੁ=ਭਾਸ਼ਾਈ ਮੁਲਕ ਹੋਣ ਕਰਕੇ ਸਾਡੇ 
ਇਥੇ ਪ੍ਰਦੇਸ਼ਕ ਸਭਿਆਚਾਰਕ ਪਾਲਸੀਆੰ ਬਨਣਗੀਆਂ । ਦੂਸਰੀ ਇਹ ਕਿ ਪ੍ਰਤ!ਬੱਧਤਾ ਤੋ” 
ਬਿਨਾਂ ਨਾਟਕ ਨਾਮ ਦੀ ਕੋਈ ਚੀਜ਼ ਨਹੀ ਹੋ ਸਕਦੀ । 

ਬਾਦ ਵਿਚ ਬਹੁਤ ਸਾਰੇ ਪ੍ਰਧਾਨਗੀ ਭਾਸ਼ਣਾਂ ਦੇ ਬਾਵਜੂਦ ਗੱਲ ਉਥੇ ਹੀ ਰਹੀ ਜਿਥੇ 
ਅਜਿਹੇ ਸੈਮੀਨਾਰਾਂ ਵਿਚ ਰਿਹਾ ਕਰਦੀ ਹੈ । 

ਅਠਾਰਾਂ ਸ਼ਾਮ ਨੂੰ ਦੋ ਨਾਟਕ ਪੇਸ਼ ਕੀਤੇ ਗਏ । ਪਹਿਲਾ ਨਾਟਕ 'ਨਿਜ਼ਾਮ ਸੱਕਾ” 
ਜੀ । ਇਸਦੇ ਲੇਖਕ ਹਨ ਸ. ਹਰਸਰਨ ਸਿੰਘ ਤੇ ਪੇਸ਼ਕਾਰੀ ਸੀ ਲਿਟਲ ਆਰਟਸ ਚੰਡੀਗੜ੍ਹ 
ਦੀ । ਨਿਰਦੇਸ਼ਕ ਜੇ. ਐਸ. ਲਿਖਾਰੀ । 

ਇਸ ਕਹਾਣੀ ਵਿਚ ਨਾਟਕਕਾਰ ਨੇ ਇਕ ਪੁਰਾਣੀ ਇਤਿਹਾਸਕ ਘਟਨਾ ਨੂੰ ਨਵੇ” 
ਪ੍ਰਤੀਕਾਤਮਕ ਢੰਗ ਨਾਲ ਨਾਟਕ ਵਿਚ ਪੇਸ਼ ਕੀਤਾ ਹੈ । ਸਾਡੀ ਵਰਤਮਾਨ ਰਾਜਨੀਤੀ ਉਤੇ 
ਵਿਅੰਗ ਕਰਨ ਦਾ ਸੁਯਤਨ ਧੈ । ਕਾਫੀ ਹੱਦ ਤਕ ਲੇਖਕ ਇਸ ਵਿਚ ਸਫਲ ਹੈ । ਪਰ 
ਬਹੁਤ ਸਾਰਾ ਕੁਝ ਇਕੋਂ ਨਾਟਕ ਵਿਚ ਪਾ ਕੇ-..ਕੀਤੀ ਕਰਾਈ ਨੂੰ ਪੇਤਲਾ ਕਰ ਲਿਆ ਹੈ। 
ਨਾਟ ਨਿਰਦੇਸ਼ਕ ਨੇ ਉਸਨੂੰ ਮਾਤ ਪਾਉਣ ਦੀ ਹਰ ਹੀਲੇ ਕੋਸ਼ਿਸ਼ ਕੀਤੀ ਹੈ । ਜਿਸ ਸਦਕਾ 
ਨਾਟਕ ਇਕ ਹਲਕਾ, ਨਕਲਾਂ ਦੀ ਪੱਧਰ ਦਾ ਦਿਲ ਪ੍ਰਚਾਵਾ ਬਣਕੇ ਰਹਿ ਗਿਆ । ਬੇਸ਼ੱਕ 
ਕਾਸਟਿਊਮਸ ਤੇ ਲਾਈਟਾਂ ਵਗੈਰ ਦਾ ਭਰਪੂਰ ਸਹਿਯੋਗ ਲਿਆ ਗਿਆ । 

ਅਗਲਾ ਨਾਟਕ. ਅੰਮਿ੍‌ਤਸਰ ਸਕੂਲ ਆਫ ਡਰਾਮਾ ਵਲੋ" ਖੇਡਿਆ ਗਿਆਂ । ਓਮ 
ਪ੍ਰਕਾਸ਼ ਗਾਸੋ ਦੇ ਨਾਵਲ 'ਤੇ ਅਧਾਰਿਤ ਇਹ ਨਾਟਕ ਗੁਰਸ਼ਰਨ ਸਿੰਘ ਦੀ ਪੇਸ਼ਕਸ਼ ਸੀ । ਇਸ 
ਨਾਟਕ ਵਿਚ ਵੀ ਜਗੀਰਦਾਰਾਂ ਤੇ ਕਾਮਿਆਂ (ਭੂਮੀਹੀਣ) ਦੀ ਟੱਕਰ ਰੂਪਮਾਨ ਹੁੰਦੀ ਹੈ । 
ਸਾਧਾਰਨ ਸੈੱਟ `ਤੇ ਸਾਦਾ ਢੰਗ _ਨਾਲ ਪੇਸ਼ ਇਹ ਨਾਟਕ ਵਰਗ ਚੇਤਨਾ ਤੋ 
ਵਰਗ ਸੰਘਰਸ਼ ਪ੍ਰਤੀ ਦਰਸ਼ਕ ਨੂੰ ਸੁਚੇਤ ਕਰਨ ਦਾ ਉਪਰਾਲਾ ਕਰਦਾ ਹੈ । ਆਪਣੀਆਂ ਬਹੁਤ 
ਸਾਰੀਆਂ ਪੇਸ਼ਕਾਰੀਆਂ ਵਾਂਗ ਇਸ ਵਿਚ ਵੀ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਕਲਾਕਾਰ 
ਆਪਣੀ ਪੇਸ਼ਕਾਰੀ ਪ੍ਰਤੀ ਨਿਰਉਚੇਚ ਯਤਨ ਦੇ ਧਾਰਨੀ ਹਨ । ਇਹ ਗੁਣ ਵੀ ਹੈ ਤੇ 
ਔਗੁਣ ਵ) । 

ਬੇਸ਼ੱਕ ਆਪਣਾ ਉਦੇਸ਼ ਤੇ ਸੰਦੇਸ਼ ਦਰਸਾਉਣ ਵਿਚ ਇਹ ਪੇਸ਼ਕਾਰੀ ਸਫਲ ਸੀ 
ਪਰ “ਬਿਗਾਨੇ ਬੋਹੜ ਦੀ ਛਾਂ" ਦਾ ਪ੍ਰਭਾਵ ਦਰਸ਼ਕਾਂ ਉਤੇ ਇਸ ਪੇਸ਼ਕਾਰੀ ਤੋ“ ਬਾਦ ਵੀ 
ਪ੍ਰਤੱਖ ਸੀ । 

ਇਸ ਨਾਟਕ ਮੇਲੋਂ ਦਾ ਆਖਰੀ ਤੇ ਵਿਸ਼ੇਸ਼ ਨਾਟਕ ਸੀ-ਸੋਹਣੀ ਮਹੀ'ਵਾਲ । ਵਿਸ਼ੇਸ਼ 
ਇਸ ਲਈ ਕਿਉਂ'ਕਿ ਇਸ ਨਾਟਕ ਨੂੰ ਟੈਗੋਰ ਥੀਏਟਰ ਦੀ ਥਾਵੇ' ਇੰਡੀਅਨ ਥੀਏਟਰ ਵਿਭਾਗ 


6$ ਸਿਰਜਣਾ 


ਦੇ ਖੁਲ੍ਹੇ ਮੰਚ 'ਤੇ ਖੇਡਿਆ ਗਿਆ ਸੀ । ਤੇ ਫਿਰ ਇਸ ਦਾ ਨਿਰਦੇਸ਼ਨ ਵਿਭਾਗ ਦੀ ਇਕ 
ਅਧਿਆਪਕਾ ਰਾਣੀ ਬਲਬੀਰ ਨੇ ਕੀਤਾ ਸੀ ਤੇ ਕਲਾਕਾਰ ਵੀ ਵਧੇਰੇ ਕਰਕੇ ਯੂਨੀਵਰਸਿਟੀ 
ਦੇ ਥੀਏਟਰ ਵਿਭਾਗ ਦੇ ਸਨ । 

ਸਮੁੱਚੇ ਤੌਰ `'ਤੇ ਸੋਹਣੀ ਮਹੀ'ਵਾਲ-ਕਵਾਲੀ, ਲੋਕ ਗੀਤਾਂ ਤੇ ਨਾਂਚਾਂ ਦਾ ਮਿਲ 
ਗੌਤਾ ਸੀ । ਨਾਟਕ ਦੀ ਪਟ<ਕਥਾਂ ਸਾਡੇ ਜਾਣੇ ਪਛਾਣੇ ਕਿੱਸੋ ਤੋਂ ਲਈ ਗਈ ਸੀ । ਸਕ੍ਰਿਪਟ 
ਉਤੇ ਨਾਮ ਬਲਵੰਤ ਗਾਰਗੀ ਦਾ ਸੀ ਪਰ ਸਕ੍ਰਿਪਟ ਵਿਚੋ“ ਬਲਵੰਤ ਗਾਰਗੀ ਗਾਇਬ ਸੀ 
ਜਾਂ ਇਸ ਪੇਸ਼ਕਾਰੀ ਦੀ ਪੇਤਲੀ ਵਿਉ'ਤ ਨੇ ਉਸਨੂੰ ਗਾਇਬ ਕਰ ਦਿਤ' ਸੀ । ਸਟੇਜ 
ਸੈਟਿਗ ਤੋਂ ਲੈਕੇ ਰੋਸ਼ਨੀ ਤੇ ਸੰਗੀਤ--ਸਭ ਕੁਝ ਬੜੀ ਸੱਜ ਧੱਜ ਨਾਲ ਵਰਤੋਂ' ਵਿਚ 
ਲਿਆਂਦਾ ਗਿਆ ਸੀ । ਰੈਗ ਮੰਚ ਤੇ ਗਰੀਨ ਰੂਮ ਦੋਹਾਂ ਦੇ ਕਲਾਕ'ਰ ਮਿਲਾ ਕੇ ਗਿਣਤੀ 
65 ਤੋ' ਵੀ ਵਧ ਜਾਂਦੀ ਹੈ । ਪੈਸਾ ਕਿੰਨ' ਖਰਚ ਹੋਇਆ ਤੇ ਟੇਲੈ'ਟ ਦਾ ਕਿਵੇ' ਦੁਰ 
ਉਪਯੋਗ ਕੀਤਾ ਗਿਆ, ਇਸ ਬਾਰੇ ਵੀ ਸਥਿਤ ਚਿੰਤਾ ਜਨਕ ਹੈ । ਮੈ" ਮੁਨਕਰ ਨਹੀ'-- 
ਕਿ ਸੈੱਟ ਵਧੀਆਂ ਸੀ, ਵੇਸ ਭੂਸਾ ਦਿਲਕਸ਼ ਸੀ, ਗੀਤ ਵੀ ਮਨ ਨੂੰ ਖਿਚਦੇ ਸਨ--ਪਰ ਕੀ 
ਇਸ ਪੇਸ਼ਕਾਰੀ ਨਾਲ ਰਾਣੀ ਬਲਬੀਰ ਤੇ ਯੂਨੀਵਰਸਿਟੀ ਦਾ ਇਹ ਵਿਭਾਗ ਦਰਸ਼ਕਾਂ ਨੂੰ 
ਅਜਿਹਾ ਨਾਟਕ ਦਿਖਾ ਕੇ ਉਹੀ ਰੋਲ ਅਦਾ ਕਰਨਾ ਚਾਹੁੰਦੇ ਹਨ ਜੋ ਸਾਡੀਆਂ ਫਿਲਮਾਂ ਕਰ 
ਰਹੀਆਂ ਹਨ । ਚ 

ਕੁਲ ਮਿਲਾਂ ਕੇ... ਇਹ 'ਸਰਬ ਭਾਰਤੀ ਨਾਟਕ ਮੇਲਾ” ਪੰਜਾਬੀ ਰੌਗਮੰਚ ਅੱਗੇ ਨਵੇ 
ਪ੍ਰਸ਼ਨ ਵੀ ਖੜੇ ਕਰਦਾ ਹੈ ਤੇ ਇਹਦੀਆਂ ਸੰਭਾਵਨਾਵਾਂ ਨੂੰ ਸਾਡੇ ਸਾਹਵੇ' ਉਜਾਂਗਰ ਕਰਦਾ 
ਹੈ । ਇਸ ਗੱਲ ਦੀ ਇਸ ਨਾਟਕ ਮੇਲੋਂ ਦੇ ਪ੍ਰਬੰਧਕਾਂ ਨੂੰ ਵਧਾਈ ਦੇਣ ਅਵੱਸ਼ਕ ਹੈ । 

ਪਰ ਲੌਕ ਤਾਂ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਪ੍ਰਬੋਧਕਾਂ--(ਚਾਹੇ ਉਹ ਵਜ਼ੀਰ 
ਸਨ ਚਾਹੇ ਅਮੀਰ ਤੋਂ ਚਾਹੇ ਸਾਡੇ ਬੁੱਧੀਜੀਵੀ)---ਦਾ ਸਰਬ-ਭਾਰਤੀ ਨਾਟਕ ਮੋਲਾ ਕਰਾਉਣ 
ਦਾ ਮੰਤਵ, ਰੰਗ ਮੰਚ ਜਾਂ ਪੰਜਾਬੀ ਸਭਿਆਚਾਰ ਨੂੰ ਨਵੀਆਂ ਦਿਸ਼ਾਵਾਂ ਤੇ ਨਵੇਂ' ਪ੍ਰਮੋਗਾਂ 
ਵਿਚ ਮੁਲੰਕਣ ਕਰਕੇ ਪੰਜਾਬ ਦੇ ਸਭਿਆਚਾਰਕ ਚਿੰਤਨ ਨੂੰ ਵਿਕਸਿਤ ਕਰਨਾ ਨਹੀ'-- 
ਸਗੋ ਪਰਦੇ ਦੇ ਪਿਛੇ ਕੋਈ ਹੋਰ ਹੈ । ਅੱਲਾ ਖੈਰ ਕਰੇ ! 3 


ਪਿੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ] 


ਜਿਰਜਣਾ 69 


ਰੀਵੀਉ 


ਅਰਬਦ ਨਰਬਦ ਧੁਧੂਕਾਰਾ [ਅਜਮੇਰ ਸਿੰਘ ਔਲਖ] 

'ਅਰਬਦ ਨਰਬਦ ਧੁੰਧੂਕਾਰਾ' (ਬਲਰਾਜ ਸਾਹਨੀ ਯਾਦਗਾਰ ਘਰੋਲ੍ਹੂ ਪੁਸਤਕਸ਼ਾਲਾ, 
ਅੰਮ੍ਰਿਤਸਰ, ਪੰਨੇ 131, ਮੁੱਲ ਦਸ ਰੁਪਏ) ਅਜਮੇਰ ਸਿੰਘ ਔਲਖ ਦੇ ਪੰਜ ਨਿੱਕੇ ਵੱਡੇ 
ਨਾਟਕਾਂ ਦਾ ਸੰਗ੍ਰਹਿ ਹੈ । ਇਹਨਾਂ ਨਾਟਕਾਂ ਦੇ ਅਧਿਐਨ ਪਿੱਛੋਂ ਉਹੋਂ ਜਿਹੀ ਤਾਜ਼ਗੀ ਦਾ 
ਅਹਿਸਾਸ ਹੁੰਦਾ ਹੈ ਜਿਹੋ ਜਿਹੀ ਤਾਜ਼ਗੀ ਗੁਰਦਿਆਲ ਸਿੰਘ ਦੀ ਨਾਵਕ-ਯਾ'ਤਰ' ਜਾਂ ਸ਼ਿਵ 
ਕੁਮਾਰ ਦੀ ਕਾਵਿ-ਯਾਤਰ' ਦੇ ਆਰੋਭ ਵਿਚ ਮਹਿਸੂਸ ਹੋਈ ਸੀ । ਉਸ ਦੇ ਨਾਟਕਾਂ ਵਿਚਲਾ 
ਇਹ ਸੱਜਰਾਪਨ ਲੇਖਕ ਵਲੋਂ" ਕਿਸੇ ਸੋਚੀ ਸਮਝੀ ਵਿਉ'ਤ ਜਾਂ ਨਾਟਕ ਸਾਹਿਤ ਵਿਚ 
ਕੋਈ 'ਪ੍ਰਯੋਗਵਾਦ' ਲਿਅਉਣ ਦਾ ਪਰਿਣਾਮ ਨਹੀ” । ਸਗੋ ਇਹ ਸੱਜਰਾਪਨ ਉਸ ਸਹਿਜ 
ਸੁਭਾਵਕਤਾ ਸਦਕੇ ਹੈ ਜੋ ਆਪਣੇ ਸੱਚ ਦੀ ਸਾਦਗੀ ਵਿਚ ਹੀ ਕਿਸੇ ਵੱਡੀ ਤੇ ਵੱਡੀ ਕਲਾ 
ਦਾ ਮੁਕਾਬਲਾ ਕਰ ਸਕਦੀ ਹੈ । ਵਾਸਤਵਿਕ ਕਲਾਕਾਰੀ ਕੇਵਲ ਪ੍ਰਾਪਤ ਸੱਚ ਨੂੰ ਠ)ਕ 
ਚੋਣ ਰਾਹੀ' ਢੁਕਵੀ" ਵਿਉ'ਤ ਨਾਲ ਅਭਿਵਿਅਕਤ ਕਰਨ ਵਿਚ ਹੈ। ਅਤੇ ਅੱਜ ਦੇ ਸਮੇ” 
ਵਿਚ ਤਾਂ ਉਹੀ ਕਲਾ ਸ੍ਰੋਸ਼ਟ ਹੈ ਜੋ ਪਾਠਕ ਜਾਂ ਦਰਸ਼ਕ ਨਾਲ ਕੋਈ ਚੂਕ ਚਲਾਕੀ ਨਾ 
ਕਰਦੀ ਹੋਈ ਉਸ ਨੂੰ ਸੱਚ ਦੀਆਂ ਗਹਿਰਾਈਆਂ ਤਕ ਲਿਜਾਵੇ । ਜਾਣੋ ਹੇਰ-ਫੇਰ, ਵਲ= 
ਵਿਗ ਦੇ ਕਲਾ ਦੇ ਬੁਰਜੁਆ ਸੰਕਲਪ ਦੇ ਐਨ ਵਿਰੁੱਧ ਕਠਾ ਰਹਿਤ ਕਲਾ ਹੀ ਅਸਲ 
ਕਲਾ ਹੈ । ਇਹ ਕਲਾ ਰਹਿਤ ਕਲਾ ਹੀ ਅਜਮੇਰ ਸਿੰਘ ਔਲਖ ਦੇ ਨਾਟਕਾਂ ਦਾ ਮੀਰੀ 
ਗੁਣ ਹੈ। 

ਪੰਜਾਬੀ ਨਾਟਕ ਨੇ ਪ੍ਰਾਪਤ ਜੀਵਨ ਦੇ ਸੱਚ ਨੂੰ ਦਰਸਾਉਣ ਦਾ ਯਤਨ ਤਾਂ ਕੀਤਾ ਹੈ 
ਪਰ ਇਹ ਪ੍ਰਜਤੁਤੀਕਰਨ ਪੇਤਲਾ ਤੇ ਓਪਰਾ ਜਿਹਾ ਸੀ ਅਤੇ ਸੱਚ ਦੀਆਂ ਗਹਿਰਾਈਆਂ ਦੀ 
ਹਾਥ ਘੱਟ ਹੀ ਪਾਉੱ'ਦਾ ਸੀ । ਔਲਖ ਇਹ ਘਾਟ ਪੂਰਦਾ ਜਾਪਦਾ ਹੈ ਤੇ ਇਸ ਤਰ੍ਹਾਂ ਪੰਜਾਬੀ 
ਨਾਟਕ ਲਈ ਇਕ ਅਜਿਹਾ ਆਵਿਸ਼ਕਾਰ ਹੈ ਜਿਸਦੀ ਬਹੁਤ ਦੇਰ ਤੋ ਲੌੜ ਮਹਿਸੂਸ ਹੋ 
ਰਹੀ ਸੀ । 

'ਬਗਾਨੇ ਰੁੱਖ ਦੀ ਛਾਂ“ ਅਤੇ 'ਤ੍ੂੜੀ ਵਾਲਾ ਕੌਠਾ" ਇਸ ਸੰਗ੍ਰਹਿ ਦੇ ਸਭ ਤੌ" ਸਫਲ 
ਨਾਟਕ ਹਨ । ਇਹਨਾਂ ਦੀ ਸਫਲਤਾ ਦਾ ਭੇਤ ਵੀ ਇਸ ਤੱਥ ਵਿਚ ਹੈ ਕਿ ਲੇਖਕ ਪੇਂਡੂ 
ਗਰੀਬ ਕਿਰਸਾਣੀ ਦੇ ਜੀਵਨ ਦੀ ਵਾਸਤਵਿਕਤਾ ਨੂੰ ਸਮੁੱਚੇ ਪਿੰਡ ਦੇ ਪ੍ਰਸੰਗ ਵਿਚ ਰੱਖਕੇ, 
ਪ੍ਰਗਟ ਤੌਰ 'ਤੇ ਬਿਨਾਂ ਕਿਸੇ ਲਗ-ਲਪੇਟ ਦੇ ਪੇਸ਼ ਕਰ ਦਿੰਦਾ ਹੈ । ਸ਼੍ਰੇਣੀ ਸਮਾਜ ਦੇ 
ਚਰਿੱਤਰ ਅਨੁਰੂਪ ਪਿੰਡ ਵਿਚ ਵੱਡੇ ਭੋਂ' ਪਤੀ ਲੰਬੜ ਵੀ ਹਨ, ਧਨੀ ਸਮਗਲਰ ਵੀ ਅਤੇ 
ਸੂਦ ਖੋਰ ਬਾਣੀਏ ਵੀ, ਪਰ ਪਿੰਡ ਦਾ ਅਸਲ ਵਸਨੀਕ ਹੈ ਗਰੀਬ ਕਿਸਾਨ ਤੇ ਭੌ'ਹੀਣ 
ਕੌਮੀ, ਜੋ ਜੁਗਾਂ ਤੋਂ ਕਿਵੇਂ ਨਾ ਕਿਵੇਂ ਆਪਣੀ ਜੂਨ-ਕਟੀ ਕਰਦਾ ਆ ਰਿਹਾ ਹੈ । ਅਜਿਹੀ 
ਜੂਨ-ਕਟੀ ਕਰਦੇ ਗਰੀਬ ਕਿਸਾਨ ਦੀ ਤ੍ਰਾਸਦੀ ਹੀ ਇਹਨਾਂ ਦੌਨਾਂ ਨਾਟਕਾਂ ਵਿਚ ਪੇਸ਼ ਹੋਈ 


70 _ਸਿਰਜਣਾਂ 


ਹੈ । 'ਬਗਾਨੇ ਰੁੱਖ ਦੀ ਛਾਂ' ਵਿਚ ਇਹ ਤ੍ਰਾਸਦੀ ਜੇ ਗਰੀਬ ਕਿਸਾਨੀ ਦੇ ਆਰਥਿਕ ਪਾਸਾਰਾਂ 
ਨੂੰ ਛੋਂਹਦੀ ਹੈ ਤਾਂ 'ਤੂੜੀ ਵਾਲਾ ਕੋਠਾ' ਵਿਚ ਇਸਨੇ ਅਤ੍ਰਿਪਤ ਭਾਵਕ _ਅਕਾਂਖਿਆਵਾਂ 
ਵਿਚ ਆਪਣਾ ਪ੍ਰਗਟਾ ਕੀਤ' ਹੈ । 

ਜੁਆਨ ਹੋਈ ਧੀ ਦੇ ਵਿਆਹ ਦਾ ਫਿਕਰ, ਪਿੰਡ ਦੇ ਬਾਣੀਏ" ਦਾ ਕਦੇ ਵੀ ਨਾ 

ਮੁੱਕਣ ਵਾਲਾ ਕਰਜ਼ਾ, ਪਾੜ੍ਹੋ ਮੁੰਡੇ ਦੇ ਖਰਚੇ ਪੂਰੇ ਕਰਨ ਦੀ ਸਮੱਸਿਆ ਆਦਿ, ਪ੍ਰਗਟ ਰੂਪ 
ਵਿਚ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਉਹਨਾਂ ਵਾਸਤਵਿਕ ਪਰਿਮਥਿਤੀਆਂ ਦੀ ਚੂਲ ਹਨ 
ਜਿੰਨ੍ਹਾਂ ਵਿਚ ਗਰੀਬ ਕਿਸਾਨ ਜਕੜਿਆ ਹੋਇਆ ਹੈ । ਸ਼ਰੀਕੇਦਾਰੀ, ਦੌਗੇ ਫਸਾਦ, ਨਸ਼ਿਆਂ 
ਦੀਆਂ ਬਹਿਵਤਾਂ ਆਦਿ ਸਮਾਜਕ ਸਮੱਸਿਆਵਾਂ ਵੀ ਇਹਨਾਂ ਆਰਥਿਕ ਮੁਸ਼ਕਲਾਂ ਦੀ ਹੀ 
ਪੈਦਾਵਾਰ ਹਨ । 'ਬਗਾਨੇ ਰੁੱਖ ਦੀ ਛਾਂ'` ਵਿਚ ਔਲਖ _ਇਹ ਸਾਰਾ ਕੁਝ ਇਕ ਕੋਲਾਜ 
ਵਾਂਗ ਬਹੁਤ ਪ੍ਰਭਾਵਕਾਰੀ ਰੂਪ ਵਿਚ ਪੇਸ਼ ਕਰਨ ਵਿਚ ਸਫਲ ਰਹਿੰਦ ਹੈ। 'ਤੂੜੀ ਵਾਲਾ 
ਕੋਠਾ” ਏਸੋ ਹੀ ਨਾਟਕ ਦਾ ਵਿਸਤਾਰ ਜਾਂ ਪੂਰਕ ਪ੍ਰਤੀਤ ਹੁੰਦਾ ਹੈ । ਇਸ ਨਾਟਕ ਵਿਚ 
ਪਰਿਸਥਿਤੀਆਂ ਆਪਣੇ ਤ੍ਰਾ੧ਦਕ ਸਿਖਰ ਨੂੰ ਪੁੱਜਦੀਆਂ ਹਨ ਜਿਥੇ ਨਾ ਕੇਵਲ ਇਕ ਗਰੀਬ 
ਕਿਸਾਨ ਪਰਿਵਾਰ ਦੇ ਚਾਰ ਗਭਰੂ ਭਰਾਵਾਂ [ਚੋਂ ਇਕ ਨੂੰ ਵੀ ਤੀਵੀ ਨਹੀ" ਜੁੜਦੀ, 
ਸਗੋ' ਬਣਨ ਵਾਲੀ ਵਹੁਟੀ ਦੇ ਹਥਿਆਏ ਜਾਣ ਦੀ ਹਕੀਕਤ ਇਕ ਭਰਾ ਹੁੱਥੋ` ਸ਼ਰੀਕ ਚਾਚੇ 
ਦੇ ਕਤਲ ਤੇ ਉਸ ਦ ਆਪਣੇ ਫਾਹੇ ਲੱਗਣ ਦੇ ਦੁਖਾਂਤ ਨੂੰ ਜਨਮ ਦਿੰਦੀ ਹੈ । ਇਸ ਦੁਖਾਂਤ 
ਨੂੰ ਵਧੇਰੇ ਪ੍ਰਭਾਵਕਾਰੀ ਬਣਾਉਣ ਵਿਚ ਕਲਾਕਾਰੀ ਦੇ ਨਾਲ ਨਾਲ ਲੇਖਕ ਦੀ ਇਹਨਾਂ 
ਤ੍ਰਾਸਦਕ ਪਾਤਰਾਂ ਪ੍ਰਤੀ ਸਹਾਨ੍ਭੂਤੀ ਵਾਲੀ ਸੂਰ ਦਾ ਵੀ ਯੋਗ ਹੈ ਜੋ ਨਾਟਕ ਵਿਚ 
ਨਿਰੈਤਰ ਪਰ ਪਰੋਖ ਵਿਚ ਵਿਚਰਦੀ ਹੈ । ਇਹਨਾਂ ਨਾਟਕਾਂ ਵਿਚਲੇ ਸਾਰੇ ਦੇ ਸਾਰੇ ਪਾਤਰ 
ਤੇ ਸਾਰੀਆਂ ਸਥਿਤੀਆਂ ਏਨੀਆਂ ਜਾਣੀਆਂ _ਪਛਾਣੀਆਂ ਤੇ ਸੱਰ ਦੇ ਨੇੜੇ ਹਨ ਕਿ ਨਾਟਕ 

ਨਾਟਕ ਨਾਂ ਰਹਿ ਕੇ ਖੁਦ ਜੀਵਨ ਪ੍ਰਤੀਤ ਹੁੰਦਾ ਹੈ । 
ਸੰਗ੍ਰਹਿ ਦੇ ਤੀਜੇ ਪ੍ਰਮੁਖ ਨਾਟਕ 'ਅਰਬਦ ਨਰਬਦ ਧੁੰਧੂਕਾਰਾ' ਵਿਚ ਲੋਖਕ ਨੇ 
ਫਰਿਹਾਦ, ਮਜਨੂੰ, ਰਾਂਝੇ, ਮਿਰਜ਼ੇ, ਪੁੰਨੂੰ ਤੋਂ ਇੰਦਰ ਨੂੰ ਦੋ ਵਿਭਿੰਨ ਇਤਿਹਾਸਕ ਸਮਿਆਂ 
ਵਿਚ ਆਪੋ ਆਪਣੀ ਮਹਿਬੂਬ ਦੀ ਪ੍ਰਾਪਤੀ ਲਈ ਜੂਝਦੇ ਵਿਖਾਇਆ ਹੈ । ਪ੍ਰੀਤ ਕਥਾਵਾਂ 
ਦੇ ਸਾਡੇ ਇਹ ਨਾਇਕ ਆਧੁਨਿਕ ਕਾਲ ਵਿਚ ਭੁਲੇਖੇ ਦਾ ਪੜਦਾ ਪਾੜ ਕੇ, ਰਾਹ ਦੀਆਂ 
ਰੁਕਾਵਟਾਂ ਪਛ'ਣ ਕੇ ਉਹਨਾਂ ਉਤੇ ਕਾਬੂ ਪਾਉ'ਦੇ ਹਨ । ਇਹ ਸਥਿਤੀ ਪਰਿਵਰਤਣ ਸਹਿਜ 
ਸੁਭਾਵਕ ਨਾ ਹੋ ਕੇ ਲੇਖਕ ਦੀ ਭਾਵਨਾ ਦਾ ਪਰਤੋਂ ਹੈ । ਇਸ ਤਰ੍ਹਾਂ ਔਲਖ ਇਤਿਹਾਸਕ/ 
ਸਮਾਜਕ ਪ੍ਰਸੈਗ ਵਿਚ ਪ੍ਰੀਤ ਕਥਾਵਾਂ ਤੇ ਉਹਨਾਂ ਦੇ ਨਾਇਕਾਂ ਨੂੰ ਨਵੇ ਅਰਥ ਦੇਣ ਵਿਚ 
ਤਾਂ ਸਫਲ ਹੈ ਪਰ ਐਨ ਏਸੇ ਕਾਰਨ ਅਥਵਾ ਭਾਵਨਾ-ਮੂਲਕਤਾ ਦੇ ਹਾਵੀ ਹੋਣ ਕਾਰਨ 
ਇਹ ਨਾਟਕ ਯਥਾਰਥ ਉਤੇ ਟੇਕ ਰੱਖਣ ਵਾਲੇ ਦੂਜੇ ਦੋ ਨਾਟਕਾਂ ਦੇ ਪੱਧਰ ਦਾ ਨਹੀ" । 
ਦੋ ਲਘੂ ਨਾਟਕਾਂ 'ਬਾਲਨਾਥ ਦੇ ਟਿੱਲੇ ਉਤੇ” ਅਤੇ 'ਮਿਰਜ਼ੋ ਦੀ ਮੌਤ' ਵਿਚ ਭਾਵਨਾ 
ਮੂਲਕਤਾ ਦਾ ਜਿਸ ਹੱਦ ਤਕ ਅਭਾਵ ਹੈ ਉਸ ਹੱਦ ਤਕ ਉਹ ਸਫਲ ਹਨ । 

ਯਥਾਰਥ ਨੂੰ ਜਿਉ” ਦਾ ਤਿਉ” ਚਿਤਰਨ ਦਾ ਇਹ ਅਰਥ ਨਹੀ ਕਿ ਔਲਖ ਨਾਟਕ 

ਕਲਾ ਦੀਆਂ ਲੌੜਾਂ ਵਲੋ ਅਣਗਹਿਲੀ ਵਰਤਦਾ ਹੈ । ਉਸ ਨੂੰ ਸਭਨਾਂ ਨਾਟਕੀ ਜੁਗਤਾਂ 


ਸਿਰਜਣਾ 71 


ਦੀ ਜਾਣਕਾਰੀ ਹੈ । ਇਕ ਨਿਪੁੰਨ ਕਲਾਕਾਰ ਵਾਂਗ ਇਹਨਾਂ ਦੀ ਉਹ ਅਜਿਹੀ ਸਹਿਜ 
ਸੁਭਾਵਕ ਵਰਤੋ" ਕਰਦਾ ਹੈ ਕਿ ਕਿਸੇ ਉਚੇਚ ਦੀ ਪ੍ਰਤੀਤੀ ਦਾ ਸਵਾਲ ਹੀ ਨਹੀ" ਉਠਦਾ । 
ਨਾਟਕੀ ਗੋਦ ਅਥਵਾ ਘਟਨਾਵਾਂ ਦੀ ਚੋਣ ਤੇ ਜੜਤ ਦਾ ਵੀ ਉਹ ਉਸਤਾਦ ਹੈ। ਟਿਸ 
ਕਰਕੇ ਪਤਾ ਹੀ ਨਹੀ' ਲਗਦਾ ਕਿ ਕਿਵੇ' ਉਹ ਅਛੌਪਲੇ ਹੀ ਨਾਟਕ ਦੋ ਸਾਧਾਰਨ ਘਟਨਾ- 
ਕਰਮ ਵਿਚ ਅੱਗੇ ਪਿੱਛੇ ਬੀਤੀਆਂ ਘਟਨਾਵਾਂ ਜਾਂ ਪਾਤਰਾਂ ਦੀ ਮਾਨਸਿਕ ਯਾਤਰਾ ਨੂੰ ਪੇਸ਼ 
ਕਰਨ ਦੇ ਨਾਲ ਨਾਲ 'ਮੋਏ' ਪਾਤਰਾਂ ਨੂੰ ਵੀ ਮੰਚ ਉਤੇ ਲੈ ਆਇਆ ਹੈ । ਸਭ ਤੋਂ ਵੱਡਾ 
ਗੁਣ ਹੈ ਉਸ ਦੇ ਪਾਤਰਾਂ ਦੀ ਵਾਰਤਾਲਾਪ । ਠੇਠ ਮਲਵਈ ਮੁਹਾਵਰੇ ਵਿਚ ਗੱਲਬਾਤ 
ਕਰਦੇ ਉਸ ਦੇ ਪਾਤਰ ਜੀਵੈਤ ਤੇ ਵਾਸਤਵਿਕ ਹੀ ਨਹੀ ਜਾਪਦੇ ਸਗੋ“ ਪੰਜਾਬੀ ਦੀ ਇਸ 
ਅਮੀਰ ਉਪਭਾਸ਼ਾ ਦੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਦੇ ਹਨ । 

ਪੰਜਾਬੀ ਨਾਟਕ ਤੇ ਸਾਹਿੱਤ ਲਈ ਇਕ ਸ਼ੁਭ ਸ਼ਗਨ ਸਮਝਦਿਆਂ ਹੋਇਆਂ 'ਅਰਬਦ 
ਨਰਬਦ ਧੁੰਧੂਕਾਰਾ' ਰਾਹੀ" ਅਜਮੇਰ ਸਿੰਘ ਔਲਖ ਦੀ ਆਮਦ ਦਾ ਮੈ" ਭਰਪੂਰ ਸੁਆਗਤ 
ਕਰਦਾ ਹਾਂ । 


[ਰਘਕੀਰ ਸਿੰਘ] 


ਓਦਰੀ ਧੁੱਪ [ਰਵਿੰਦਰ ਭੱਠਲ] 

“ਓਦਰੀ ਧੁੱਪ'' ਰਵਿੰਦਰ ਭੱਠਲ ਦਾ ਦੂਜਾ ਕਾਵਿ-ਸੌਗ੍ਰਿਹ ਹੈ । ਸਮੂਚੀ ਪੁਜਤਕ ਦੇ 
ਅਧਿਐਨ ਪਿਛੋ ਇਹ ਨਿਸਚੇ ਹੀ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਭੱਠਲ ਵਿਸ਼ੇਸ਼ 
ਝੁਕਾਵਾਂ ਤੋਂ ਹਟ ਕੇ ਲਿਖਣ ਵਾਲੇ ਕਵੀਆਂ ਵਿਚੋ ਹੈ । ਇਸ ਦਾ ਭਾਵ ਇਹ ਨਹੀ ਕਿ 
ਉਹ ਕਿਸੇ ਵੀ ਝੁਕਾਅ ਦਾ ਪ੍ਰਭਾਵ ਨਹੀ" ਕਬੂਲਦਾ । ਅਸਲ ਵਿਚ, ਪ੍ਰਗਤੀਵਾਦ ਤੋ" ਲੈ 
ਵਿਅਕਤੀਵਾਦ ਤਕ ਦੇ ਸਾਰੇ ਝੁਕਾਅ ਉਸ ਦੀਆਂ ਕਵਿਤਾਵਾਂ ਵਿਚ ਨਾਲ ਨਾਲ ਪਏ 
ਮਿਲਦੇ ਹਨ । ਪਰ ਕਿਸੇ ਵਿਸ਼ੇਸ਼ ਝੁਕਾਅ ਦੇ ਪ੍ਰਭਾਵ ਤੋਂ” ਵਧੇਰੇ ਜ਼ਰੂਰੀ ਕਵਿਤਾ ਦਾ ਆਪਣਾ 
ਇਕ ਅਰਬ-ਭਰਪੂਰ . ਤੇ ਕਲਾਤਮਕ ਇਕਾਈ ਵਜੋਂ” ਪ੍ਰਗਟ ਹੋਣਾ ਹੈ। 'ਓਂਦਰੀ ਧੁੱਪਾਂ 
ਵਿਚਲੀਆਂ 38 ਕਵਿਤਾਵਾਂ ਵਿਚੋ ਸਾਰੀਆਂ ਇਸ ਕਸਵੱਟੀ "ਤੇ ਪੂਰੀਆਂ ਨਹੀ' 
ਉਤਰਦੀਆਂ । ਕਾਰਨ ਇਹ ਨਹੀ” ਕਿ ਭੱਠਲ ਕੌਲ ਬਿੰਬਾਂ ਜਾਂ ਵਿਸ਼ਿਆਂ ਦੀ ਘਾਟ ਹੈ । 
ਘਾਟ ਇਹਨਾਂ ਬਿੰਬਾਂ ਤੇ ਵਿਸ਼ਿਆਂ ਦੀ ਸਾਰਥਿਕ ਵਰਤੋਂ` ਜਾਂ ਨਿਭਾ ਦੀ ਜਾਪਦੀ ਹੈ । ਇਸ 
ਸਾਰਥਿਕਤਾ ਤੋਂ' ਬਿਨਾਂ ਕਵਿਤਾ ਚੁਸਤ ਜਾਂ ਖੂਬਸ੍ਰਤ ਫਿਕਰੇਬਾਜ਼ੀ ਬਣ ਕੇ ਰਹਿ ਜਾਂਦੀ 
ਹੈ। ਇਸ ਨਾਲ ਸੰਚਾਰ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਪਾਠਕ ਨੂੰ ਬਹੁਤੀ ਵਾਰੀ 
ਇਹ ਸਪਸ਼ਟ ਨਹੀਂ' ਹੁੰਦਾ ਕਿ ਕਵੀ ਕੀ ਕਹਿਣਾ ਚਾਹੁੰਦਾ ਹੈ । ਪਰ ਜਿਥੇ ਵੀ ਉਸ ਨੇ ਬਿੰਬਾਂ 
ਨੂੰ ਸਾਰਥਿਕ ਰੂਪ ਵਿਚ ਵਰਤਿਆ ਹੈ, ਨਿਵੇਕਲੇ ਕਾਵਿ-ਸ਼ੁਹਜ ਦਾ ਸੈਚਾਰ ਹੋਇਆ ਹੈ । 
ਇਸ ਪਖੋ' ਉਸ ਦੀ ਕਵਿਤਾ “'ਇਹੋਂ ਵਿਸ਼ਵਾਸ ਲੈ ਕੇ ਸਭ ਤੱ ਵਧ ਸਫਲ ਕਹੀ ਜਾਂ 
ਸਕਦੀ ਹੈ ਜਿਹੜੀ ਮੇਰੀ ਜਾਚੇ ਇਸ ਸੰਗ੍ਰਿਹ ਦੀ ਸਰਵੇਤਮ ਕਵਿਤਾ ਹੈ । ਇਸ ਵਿਚਲੀਆਂ 
ਕੁਝ ਸਤਰਾਂ ਹਨ : 

ਕੀ ਹੋਇਆ, ਜੇ ਮੈ ਡੇਰੇ ਨਸੀਬ ਨਹੀ' ਬਦਲ ਸਕਦਾ 


ਸਾ ਸਿਰਜਣਾ 


ਆਪਣੇ ਪਾਟੇ ਝੱਗੇ ਨਾਲ 
ਤੇਰੇ ਛਲਕਦੇ ਅੱਥਰੂ ਤਾਂ ਪੂੰਝ ਸਕਦਾ ਹਾਂ । 


ਮੇਰੇ ਤਨ ਦੀਆਂ ਲੀਰਾਂ, ਤਨ ਦੀਆਂ ਹੀ ਨੇ 
ਮਨ ਤਾਂ ਸਾਬਤ ਸਬ੍ਹਤਾ ਹੈ । 
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ 
ਜੋ ਹਰਫ਼ਾਂ ਦੇ ਮੁਹਤਾਜ ਨਹ' ਹੁੰਦੇ 
ਸਿਰਫ ਸੁੱਚੇ ਸਾਹਾਂ ਦੀ ਧੜਕਣ 
ਜਿਨ੍ਹਾਂ ਦੀ ਹਾਜ਼ਰੀ ਬਣਦੀ ਹੈ । 
'ਜਦੋਂ ਤਕ', 'ਜੁੱਤਾਂ ਜਦੋ" ਤਾਂਬੇ ਰੰਗੀਆਂ ਹੋ ਜਾਣ', 'ਜੇ...', 'ਬੇਚਿਰਾਗ ਪਿੰਡਾ, 
'ਜਦੇ' ਰਿਸ਼ਤਾ ਬਦਲਦ: ਹੈ', 'ਪਰਤਣ ਤੋਂ ਬਾਅਦ' ਅਤੇ 'ਮਨਾਂ ਮੇਰਿਆ' ਆਦਿ ਅਜਿਹੀਆਂ 
ਕਵਿਤਾਵਾਂ ਹਨ ਜਿਨ੍ਹਾਂ ਵਿਚ੍ਹ ਬਿਬਾਤਮਕ ਏਕਤਾ ਦੀ ਘਾਟ ਹੈ । ਇਨ੍ਹਾਂ ਵਿਚ ਉਰ 
ਕਈ ਥਾਂਈ” ਉਚੀ ਸੁਰ ਦਾ ਪ੍ਰਯੋਗ ਕਰਦਾ ਹੋਇਆ ਵੀ ਆਪਣੀ ਗੱਲ ਸਪਸ਼ਟ 
ਕਰਨ ਦੇ ਸਮਰਥ ਨਹੀੰ” ਹੂੰਦਾ । ਇਨ੍ਹਾਂ ਵਿਚੋਂ ਉਭਰਦਾ ਕਾਵਿ-ਚਿਤਰ ਅਮੂਰਤ ਜਾਂ ਖੰਡਿਤ 
ਹੂੰਦਾ ਹੈ । 
ਪਰ ਇਹਨਾਂ ਤੇ ਕੁਝ ਹੋਰ ਕਵਿਤਾਵਾਂ ਵਿਚ ਕਈ ਥਾਂ ਬਹੁਤ ਖੂਬਸੂਰਤ ਤੇ ਤੀਬਰ 
ਸਤਰਾਂ ਹਨ ਜੋ ਪੜ੍ਹਨ ਵਾਲੇ ਨੂੰ ਅਚਾਨਕ ਝੂਣ ਜਾਂਦੀਆ ਹਨ : 
ਨਾਂ ਮੇਰੇ ਸਿਰ ਤੇ ਕਲਗੀ ਸੀ 
ਤੇ ਨਾ ਹੀ ਮੇਰ) ਹਥੇਲੀ ਤੇ ਜਗ ਰਿਹਾ ਦੀਵਾ 
ਬਸ ਮੱਥੇ ਤੇ ਲਮਕ ਰਹੀ ਸੀ ਸੋਚ ਦੀ ਤਖਤੀ 
ਹਿੱਕ ਅੰਦਰ ਧੜਕ ਰਿਹਾ ਕਾਹਲ ਦਾ ਅਹਿਸਾਸ 
ਤੇ ਤੱਥਾਂ ਦੇ ਹੇਠ ਕੁਝ ਸੋਕ ਜਿਹਾ ਸੀ । 
(ਅਗਲਾ ਮੋੜ) 
ਮਸੂਮ ਚਿਹਰੇ ਕਤਾਰਾਂ ਦੀ ਕਤਾਰ 
ਬੈਠੇ ਨੇ ਨੀਮ ਬਲਦੇ ਚਿਰਾਗਾਂ ਦੀ ਤਰ੍ਹਾਂ 
ਇਨ੍ਹਾਂ ਦੀਆਂ ਅੱਖਾਂ ਵਿਚ ਤਾਰੇ ਕੀਚਰਾਂ ਕੀਚਰਾਂ ਹੋ ਗਏ । 
(ਕੱਚ ਦੀਆਂ ਕਿਰਚਾਂ) 
ਉਸ ਨੇ ਧੁੱਪ ਦੇ ਗੀਤ ਗਾਏ 
ਉਸ ਨੇ ਹਵਾਵਾਂ ਦੇ ਗੀਤ ਗਾਏ 
ਪਰ ਆਪਣੀ ਤੇਹ ਦਾ ਇਕ ਵੀ ਗੀਤ ਨਾ ਗਾਇਆ । 
(ਮਾਰੂਥਲ) 
ਇਹ ਤਾਂ ਹੁਣ ਪਤਾ ਲਗਿਐ 
ਕਿ ਵਕਤ ਦੀ ਲੰਬਾਈ ਹੀ ਨਹੀ' ਹੁੰਦੀ _ 


ਸਿਰਜਣਾ ੍ 73 


ਡੂੰਘਾਈ ਵੀ ਹੁੰਦੀ ਹੈ 
ਇਹ ਬੌਦਿਆਂ ਦੇ ਕੋਲ ਦੀ ਹੀ ਨਹੀ” 
ਵਿਚੋ' ਦੀ ਵੀ ਲੰਘਦਾ ਹੈ 
ਬੈਦੇ ਹੀ ਵਕਤ “ਚ ਨਹੀ' ਵਿਚਰਦੇ 
ਵਕਤ ਵੀ ਬੈਦਿਆਂ 'ਚ ਵਿਚਰਦਾ ਹੈ। 
ਤੇ ਅਸੀ' ਭੁੱਖਿਆਂ ਭਗਤੀ ਕਰਨ ਵਾਲੋਂ ਦਰਵੇਸ਼ 
ਬਸ ਇਕ ਦੂਜੇ ਨੂੰ ਡੇਗਣ 'ਚ ਲਗੇ ਹੋਏ ਹਾਂ। 
ਭਲੇ ਮਾਣਸੋ ! ਇਥੇ ਕੋਈ 'ਕੁਤਬ' ਨਹੀ' 
ਫਿਰ ਇਕ ਦੂਜੇ ਤੋ ਉਪਰ ਚੜ੍ਹਨ ਦੀ ਢੌੜ ਕਿਹੀ ? 
ਅਸੀ' ਜੋ ਅੱਗਾਂ ਬਾਲਣ ਦੀ ਸੋਚਦੇ 
ਆਪਣੇ ਮਨ ਦੇ ਘਰਾਂ ਦੀ ਸਲ੍ਹਾਬ 'ਚ ਖੁਭ ਗਏ ਹਾਂ । 
(ਸ਼ਾਇਦ) 
ਇਹਨਾਂ ਸਤਰਾਂ ਵਿਚਲੀ ਆਧੁਨਿਕ ਸੈਵੇਟਨਾ ਦੇ ਮੁਕਾਬਲੇ ਤੇ ਇਹ ਸਤਹੀ ਤੇ 
ਦਕੀਆਨ੍ਹਜੀ ਕਥਨ ਬਹੁਤ ਅਜੀਬ ਜਾਪਦਾ ਹੈ : 
ਔਰਤਾਂ ਨਾਜ਼ੁਕ ਪਰੀਆਂ ਹੀ ਨਹੀ” 
ਸੋਹਣੀਆਂ ਸੂਲਾਂ ਵੀ ਹਨ 
ਜੋ ਵਿੰਨ੍ਹ ਕੇ ਸੈਨ ਕਰ ਦਿੰਦੀਆਂ ਨੇ 
ਸ਼ਾਇਰ ਦਾ ਸੀਨ' 
(ਇਕ ਪਰਵਾਸੀ ਹੋਰ) 
ਹਰ ਕਵੀ ਨੂੰ ਉਤਮ ਤੇ ਨਿਵੇਕਲਾ ਕਵੀ ਬਣਨ ਲਈ ਆਪਣੇ 'ਪੋਇਟਿਕਸ' ਦੀ 
ਸਿਰਜਣਾ ਕਰਨੀ ਪੈਦੀ ਹੈ। ਜੇ ਰਵਿੰਦਰ ਭੱਠਲ ਇਸ ਲੌੜ ਤੋਂ ਚੇਤੈਨ ਹੋ ਸਕੇ ਤਾਂ ਉਸ 
ਦੀਆਂ ਕਾਵਿ-ਸੰਭਾਵਨਾਵਾਂ ਵਧੇਰੇ ਉਜਾਗਰ ਹੋ ਸਕਦੀਆਂ ਹਨ । 
[ਹਰਭਜਨ ਹਲਵਾਰਵੀ] 


ਬਦਲਦੀ ਰੁੱਤ [ਕਰਨੈਲ ਸਿੰਘ ਨਿੱਝਰ] 


ਬਦਲਦੀ ਰੁੱਤ, ਕਰਨੈਲ ਸਿੰਘ ਨਿੱਤਰ ਦਾ ਚੌਥ' ਤੇ ਹੁਣੇ ਛਪਿਆ ਨਾਵਲ ਹੈ। 
ਕਰਨੈਲ ਸਿੰਘ ਨਿੱਝਰ ਆਪਣੇ ਨਾਵਲਾਂ ਵਿਚ ਆਪਣੇ ਆਲ ਦੁਆਲੇ ਤੇ ਖਾਸ ਕਰਕੇ 
ਦੁਆਬੇ ਦੇ ਪਿੰਡਾਂ ਵਿਚ ਵਸਦੇ ਲੌਕਾਂ ਦੇ ਜੀਵਨ ਨੂੰ ਚਿਤਰਦਾ ਹੈ । ਉਹਦੇ ਨਾਵਲਾਂ ਵਿਚੋ 
ਪੇਡ ਜੀਵਨ ਦੇ ਤਲਖ ਯਥਾਰਥ ਦੀ ਝਲਕ ਮਿਲਦੀ ਹੈ । ਨਿੱਝਰ ਦੇ ਨਾਵਲਾਂ ਦੇ ਪਾਤਰ 
ਪਰਿਸਥਿਤੀਆਂ ਦੇ ਗੁਲਾਮ ਨਹੀ ਹਨ । ਉਹ ਉਹਨਾਂ ਨੂੰ ਬਦਲਣ ਲਈ ਅਚੇਤ ਤੇ ਸਚੇਤ 
ਸ਼ੈਘਰਸ਼ ਕਰਦੇ ਹਨ । 

'ਬਦਲਦੀ ਰੁੱਤ' ਵਿਚ ਇਕ ਗਰੀਬ ਕਿਸਾਨ ਪਰਿਦਾਰ ਤੇ ਉਸ ਘਰ ਵਿਚ ਜੰਮੀ 
ਧੀ ਨਸੀਬ ਦੇ ਸਮਾਜਕ ਪਰਿਸਸਿਤੀਆਂ ਰਹੀ” ਦਰੜੇ ਜਾਣ ਤੇ ਅੰਤ ਵਿਚ ਉਹਨਾਂ ਵਿਰੁਧ 


74 ਸਿਰਜਣ” 


ਡਟਣ ਦੀ ਕਹਾਣੀ ਹੈ । ਇਸ ਨਾਵਲ ਵਿਚ ਪਿੰਡ ਦੀ ਪੱਧਰ ਦੇ ਸਮਾਜਕ ਦਵੰਦ ਨੂੰ ਪੇਸ਼ 
ਕੀਤਾ ਗਿਆ ਹੈ ਜਿਸ ਵਿਚ ਇਕ ਪਾਸੇ ਚੇਅਰਮੈਨ ਵਰਗੇ ਲੋਟੂ ਜਮਾਤਾਂ ਦੇ ਪ੍ਰਤਿਨਿਧ 
ਹਨ ਜਿਹੜੇ ਲੁੱਟੇ ਜਾਂਦੇ ਲੋਕਾਂ ਨੂੰ ਆਪਣੀਆਂ ਪੁਜ਼ੀਸ਼ਨਾਂ ਨੂੰ ਵਰਤਕੇ ਆਰਥਿਕ ਤੇ ਸਮਾਜਕ 
ਤੌਰ 'ਤੇ ਲੁਟਦੇ ਹਨ । ਦੂਜੇ ਪਾਸੇ ਨਸੀਬ ਦਾ ਟੱਬਰ ਹੈ । ਇਹਨਾਂ ਵਿਚਾਲੇ ਬਿੰਦਰ ਸਿੰਘ 
ਫੌਜੀ ਵਰਗੇ ਬੰਦੇ ਹਨ, ਜਿਹੜੇ ਜਮਾਤੀ ਤੌਰ 'ਤੇ ਚੇਤਨ ਨਾ ਹੋਣ ਕਾਰਨ ਅਚੇਤ ਹੀ ਲੌਣੂ 
ਜਮਾਤਾਂ ਦੇ ਪੱਖ ਵਿਚ ਖੜਦੇ ਹਨ ਤੇ ਆਪਣੀ ਜਮਾਤ ਨਾਲ ਧਰੋਹ ਕਰਦੇ ਹਨ । ਸੁਲੱਖਣ 
ਤੇ ਅਰੁਣਾ ਵਰਗੇ ਪਾਤਰ ਹਨ ਜਿਹੜੇ ਕੁਝ ਹੱਦ ੩ਕ ਚੇਤਨ ਹਨ ਅਤੇ ਸ਼ੋਘਰਸ਼ਸ਼ੀਲ 
ਹਨ । 

ਕਰਨੌਲ ਸਿੰਘ ਨਿੱਝਰ ਆਪ ਕਿੱਤੇ ਵਜੋ ਇਕ ਅਧਿਆਪਕ ਤੋ ਸੰਘਰਸ਼ਸ਼ੀਲ ਕਾਮਾ 
ਹੈ। ਉਹਨੂੰ ਅਧਿਆਪਕ ਵਰਗ ਤੇ ਉਸਦੀਆਂ ਚੰਗਿਆਈਆਂ ਬੁਰਾਈਆਂ ਦਾ ਤੀਖਣ 
ਅਨੁਭਵ ਹੈ । ਇਸੇ ਲਈ ਉਹ ਨਾਵਲ ਵਿਚ ਉਹਨਾਂ ਦਾ ਵਰਨਣ ਕਰਦਾ ਹੈ। ਕਲਾਕਾਰ 
ਦੇ ਇਕ ਚੇਤਨ ਵਿਅਕਤੀ ਹੋਣ ਕਾਰਨ ਉਹ ਸਮਕਾਲੀ ਘਟਨਾਵਾਂ ਤੋ“ ਵ) ੫ਭਾਵਿਤ ਹੁੰਦਾ 
ਹੈ । ਹੁਣੇ ਜਿਹੇ ਚਲੇ ਬਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦਾ, ਜਿਸ ਵਿਚ ਨਿੱਝਰ ਆਪ 
ਕੈਦ ਰੋਇਆ ਸੀ, ਵੀ ਜ਼ਿਕਰ ਕੀਤਾ ਹੈ । 

ਕਰਨੈਲ ਨਿੱਝਰ ਨੇ ਪਿੰਡ ਵਿਚ ਪੁਰਾਣੀ ਜਾਗੀਰਦਾਰੀ ਸੋਚ ਦੀ_ਜਕੜ ਤੇ ਉਸ 
ਵਿਰੁਧ ਸਰਮਾਏਦਾਰ) ਪ੍ਰਭਾਵ ਅਧੀਨ ਆ ਰਹੀਆਂ ਨਵੀਆਂ ਤਬਦੀਲੀਆਂ ਦਾ ਜਿਕਰ 
ਕੀਤਾ ਹੈ । ਜਿੰਨ੍ਹਾਂ ਕਾਰਨ ਇਸਤਰੀ ਘਰ ਦੀਆਂ ਕੰਧਾਂ ਤੇ' ਬਾਹਰ ਆ ਕੇ ਸਮਾਜਕ ਪਿੜ 
ਵਿਚ ਪਰਵੇਸ਼ ਕਰਨ ਲਈ ਸੰਘਰਸ਼ _ਕਰ ਰਹੀ ਹੈ । ਪਰੈਤ੍ ਪੁਰਾਣੀ ਜਗੀਰਦਾਰੀ ਸੋਚ, 
ਜਿਹੜੀ ਇਸਤਰੀ ਨੂੰ ਕੇਵਲ ਵਾਸ਼ਨਾ ਪੂਰਤੀ ਦਾ ਸਾਧਨ ਸਮਝਦੀ ਹੈ, ਥਾਂ ਥਾਂ 'ਤੇ ਉਹਦੀ 
ਲੁਟ ਕਰਦੀ ਤੇ ਉਹਦਾ ਰਾਹ ਰੋਕਣ ਦਾ ਯਤਨ ਕਰਦੀ ਹੈ । ਪਰੰਤੂ ਕਰਨੈਲ ਸਿੰਘ ਨਿੱਝਰ 
ਇਹ ਕੁਝ ਕਰਨ ਲਗਿਆਂ ਉਲਾਰ ਹੋ ਗਿਆ ਹੈ। ਉਹਦੇ ਬਹੁਤੇ ਇਸਤਰੀ ਪਾਤਰ ਇਸ 
ਲੁੱਟ ਦਾ ਸ਼ਿਕਾਰ ਹੁੰਦੇ ਹਨ । ਇਥੋ' ਤਕ ਕਿ ਨਾਵਲ ਦੀ ਨਾਇਕਾ ਮੁਢ ਤੋਂ ਇਕ ਤਕੜੀ 
ਪਾਤਰ ਨਾ ਹੋ ਕੇ ''ਬੀਬੀ ਬੱਦਲੀ...'' ਸਾਬਤ ਹੁੰਦੀ ਹੈ। ਇਹ ਕੁਝ ਕਰਨ ਲਗਿਆਂ 
ਨਿੱਝਰ ਆਪਣੇ ਸਮਕਾਲੀ ਨਕਸਲੀ ਲੇਖਕਾਂ ਤੋਂ ਪ੍ਰਭਾਵਿਤ ਹੋਇਆ ਜਾਪਦਾ ਹੈ, ਜਿਹੜੇ 
ਪਿਛਲੇ ਸਮੇ" ਵਿਚ ਸਮ'ਜਕ ਦਵੇਦ ਦਾ ਮੂਲ ਕਾਰਨ ਇਸਤਰੀ ਦੀ ਸਮਾਜਕ ਲੁੱਟ ਨੂੰ ਪੇਸ਼ 
ਕਰਦੇ ਰਹੇ ਹਨ । ਇਸ ਵਿਚ ਸ਼ਕ ਨਹ ਕਿ ਸਮਾਜਕ ਖੇਤਰ ਵਿਚ ਆਉਣ ਵਾਲੀ 
ਇਸਤਰੀ ਨੂੰ ਜਗੀਰਦਾਰ ਸੋਚ ਨਾਲ ਟੱਕਰਨਾ ਪੈ'ਦਾ ਹੈ । ਪਰ ਇਹ ਨਹੀ” ਕਿ ਹਰ ਇਕ 
ਇਸਤਰੀ ਨੂੰ ਨਸੀਥ ਹੀ ਬਣਨਾ ਪੈ'ਦਾ ਹੈ । 

ਕਰਨੈਲ ਸਿੰਘ ਨਿੱਝਰ ਦੀ ਵਿਸ਼ੇਸ਼ਤਾ ਹੈ ਕਿ ਉਹਨੇ ਦੁਆਬੇ ਦੇ ਪੇਂਡੂ ਜੀਵਨ ਨੂੰ ਪੇਸ਼ 
ਕੀਤਾ ਹੈ । ਇਸ ਤਰ੍ਹਾਂ ਸਮੁਚੇ ਪੰਜਾਬ ਦੇ ਵੱਖੋ ਵਖਰੇ ਭਾਗਾਂ ਦੀ ਤਸਵੀਰ ਚੋਖੀ ਮਾਤਰਾ 
ਵਿਚ ਉਭਰ ਕੇ ਪਸ਼ ਹੋ ਰਹੀ ਹੈ । ਨਿੱਝਰ ਨੇ ਬੋਲੀ ਵੀ ਸਾਧਾਰਨ ਵਰਤੀ ਹੈ, ਜਿਸ 
ਨਾਲ ਸਥਾਨਕਤ' ਹੌਰ ਕੀ ਪ੍ਰਤਖ ਹੋਈ] ਹੈ । 

ਤਕਨੀਕ ਪਖੋਂ” ਨਿੱਝਰ ਦੇ ਨਾਵਲਾਂ ਵਿਚ ਇਕਸਾਰਤਾ ਜਿਹੀ ਜਾਪਦੀ ਹੈ, ਜਿਹੜੀ 


ਸਿਰਜਣਾ <ੇ 73 


ਕਲਾ ਲਈ ਹਾਨੀਕਾਰਕ ਹੈ । ਨਿੱਝਰ ਨੇ ਆਪਣੇ ਪਿਛਲੇਂ ਨਾਵਲ 'ਸਰਘੀ ਦਾ ਤਾਰ!” 
ਵਿਚ ਉਠ ਰਹੀਆਂ ਸ਼ਕਤੀਆਂ ਦੀ ਜਿੱਤ ਦੀ ਆਸ ਵਲੋ" ਸਰਘੀ ਦੇ ਤਾਰੇ ਨੂੰ ਪ੍ਰਤੀਕ 
ਵਰਤਿਆ ਸੀ । ਇਸ ਨਾਵਲ ਵਿਚ ਵੀ ਉਹੋਂ ਹੀ ਪ੍ਰਤੀਕ ਵਰਤਿਆ ਹੈ, ਜਿਹੜਾ ਠੀਕ 
ਨਹੀ' ਹੈ । 
ਨਿੱਝਰ ਜਿਸ ਤੇਜ਼ੀ ਨਾਲ ਆਪਣੇ ਨਾਵਲਾਂ ਦੀ) ਗਿਣਤੀ ਵਿਚ ਵਾਧਾਂ ਕਰ ਰਿਹਾ ਹੈ, 
ਉਸ ਤੇਜ਼ੀ ਨਾਲ ਉਹਦੀ ਕਲਾ ਵਿਕਾਸ ਨਹੀ ਕਰ ਰਹੀ । ਉਹਦੇ ਨਾਵਲਾਂ ਦੀ ਤਕਨੀਕ 
ਪੁਰਾਣੀ ਤੇ ਸ਼ੈਲੀ ਉਲਝੀ ਹੋਈ ਹੁੰਦੀ ਹੈ । ਇਸ ਲਈ ਉਹਨੂੰ ਗਿਣਤੀ ਵਧਾਉਣ ਦੀ ਥਾਂ 
ਗੁਣ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ । ਨਾਵਲਕਾਰ ਵਜੋ ਉਹਦਾ ਨਾਂ ਹੋ ਗਿਆ 
ਹੈ। ਇਹ ਨਾਂ ਹੋਰ ਉਚਾ ਤੇ ਉਹਦੀ ਕਲਾ ਸੈਘਰਸ਼ ਦਾ ਹਥਿਆਰ ਤਾਂ ਹੀ ਬਣ ਸਕੇਗੀ 
ਜੇਕਰ ਉਹ ਕਰੜੀ ਸਾਧਨਾ ਕਰੇਗਾ । 
ਨਾਵਲ, ਜੋ ਦੀਪਕ ਪਬਲਿਸ਼ਰਜ਼ ਜਲੰਧਰ ਨੇ ਛਾਪਿਆ ਤੇ ਪ੍ਰਕਾਸ਼ਿਤ ਕੀਤਾ ਹੈ, 
ਛਪਾਈ ਤੇ ਦਿੱਖ ਵਲੋ ਵਧੀਆ ਹੈ । 
[ਸੁਰਜੀਤ ਗਿੱਲ] 


ਇਨਸਾਈਡ ਆਉਟਸਾਈਡ [ਨਿੰਦਰ ਗਿੱਲ] 

ਕਹਾਣੀਕਾਰ ਨਿੰਦਰ ਗਿੱਲ ਨੇ ਹੁਣੇ ਜਿਹੇ ਆਪਣਾ ਦੂਜਾ ਕਹਾਣੀ ਸੰਗ੍ਰਹਿ 
“ਇਨਸਾਈਡ ਆਉਟਸਾਈਡ”” ਪੇਸ਼ ਕੀਤਾ ਹੈ । ਇਸ ਤੋਂ“ ਪਹਿਲਾਂ ਉਸ ਨੇ ਇਕ ਸੰਗ੍ਰਹਿ 
"ਜਿੰਦਗੀ ਦੇ ਇਸ਼ਤਿਹਾਰ” ਨਿਰੋਲ ਆਪਣਾ ਤੇ 'ਪੈ'ਡੇ' ਸੈਪਦਿਤ ਪੇਸ਼ ਕੀਤਾ ਸੀ । ਨਿੰਦਰ 
ਨੇ ਆਪਣੇ ਪਹਿਲੇ ਹੀ ਸੰਗ੍ਰਹਿ ਨਾਲ ਕਹਾਣੀਕਾਰ ਵਜੋਂ ਆਪਣਾ ਥਾਂ ਬਣਾ ਲਿਆ ਸੀ । 
ਹੁਣ ਵਾਲੇ ਕਹਾਣੀ ਸੰਗ੍ਰਹਿ ਵਿਚ ਉਸ ਦੀ ਨੀਝ ਡ੍ਰੰਘੀ ਹੋਈ ਹੈ ਤੇ ਕਲਾ ਨਿਖਰੀ ਹੈ । 
ਹੁਣ ਵਾਲੀਆਂ ਕਹਾਣੀਆਂ ਵਿਚ ਪਹਿਲਾਂ ਵਾਲੀ ਉਪਭਾਵਕਤਾ ਤੇ ਧੁੰਦਲਾਪਣ ਨਹੀ ਹੈ । 
ਇਸ ਵੇਰ ਵਿਸ਼ਿਆਂ ਦੀ-ਵੈਨ ਸੁਵੈਨਤਾ ਹੈ ਤੇ ਉਹਦੀਆਂ ਕਹਾਣੀਆਂ ਦੇ ਪਾਤਰ ਜੀਵਨ ਦੇ 
ਵਖੋ ਵੱਖਰੇ ਖੇਤਰਾਂ ਵਿਚੋਂ ਲਏ ਗਏ ਹਨ, ਜਿਨ੍ਹਾਂ ਵਿਚ ਵਿਦਿਆਰਥੀ, ਕਲਰਕ, ਕਿਸਾਨ, 
ਲਲਾਰੀ ਆਦਿ ਸ਼ਾਮਲ ਹਨ । ਰ੍ 

ਨਿੰਦਰ ਬੇਸ਼ਕ ਪਿੰਡ ਦਾ ਜੰਮਪਲ ਹੈ । ਪਰੈਤੂ ਉਸਨੂੰ ਸ਼ਹਿਰੀ ਮੱਧ ਸ਼੍ੇਣਿਕ ਜੀਵਨ 
ਦੀ ਪੁੱਠ ਨਰੋਈ ਚੜ੍ਹੀ ਹੋਈ ਹੈ । ਉਹਦੀ ਸੋਚਣੀ ਤੇ ਬੋਲਚਾਲ ਮੱਧ ਸ਼੍ਣਿਕ `3, ਜਿਸ ਦਾ 
ਪ੍ਰਗਟਾਵਾ ਉਹ ਅੰਗਰੇਜ਼ੀ ਦੇ ਸ਼ਬਦ ਵਰਤਕੇ ਕਰਦਾ ਹ ਹੈ । ਪੜ੍ਹੀ ਲਿਖੀ ਮਧ ਸ਼੍ਰੇਣੀ ਦੀ 
ਮਾਨਸਿਕਤਾ ਦਾ ਵੀ ਉਹਨੂੰ ਗਿਆਨ ਹੈ । ਉਹਦੇ ਬਹੁਤੇ ਪਾਤਰ ਇਸੇ ਸ਼੍ਰੋਣੀ ਦੇ ਹਨ । 
ਸਮੱਸਿਆਵਾਂ ਤੇ ਮਾਨਸਿਕ ਗ੍ਰੰਝਲਾਂ ਵੀ ਆਪਣੇ ਜਮਾਤੀ ਤੱਤ ਅਨੁਸਾਰ ਹਨ । ਇਸ ਸਰ 
ਵਿਚ ਉਹਦੀਆਂ ਕਹਾਣੀਆਂ ''ਕੋਲਡ ਵਾਰ ਹਾਟ ਵਾਂਰ'', “ਖਿੰਡ ਗਿਆ ਕੱਚ ਸੱਚ'” 
“ਹਬੇਲੀ 'ਤੇਖੁਕਿਆ ਮਾਰੂਥੱਲ'' ਅਜਿਹੀਆਂ ਕਹਾਣੀਆਂ ਹਨ । 

ਇਸ ਸੰਗ੍ਰਹਿ ਵਿਚ ਉਹਦੀ ਕਹਾਣੀ "ਹੁਣ ਕੀ ਕਰੀਏ ਇਕ ਉਤਮ ਕਹਾਣੀ ਹੈ 
ਜਿਹੜੀ ਸਰਮਾਏਦਾਰੀ ਦੇ ਮਸ਼ੀਨੀ ਵਿਕਾਸ ਕਾਰਨ ਦਸਤਕਾਰ ਦੀ ਤਬਾਹੀ ਦਾ ਵਰਨਣ 


76 ਸਿਰਜਣਾ 


ਕਰਦੀ ਹੈ । ਇਹ ਬਿਆਨ ਬਹੁਤ ਕਲਾਮਈ ਹੈ । 

'ਬੇਰੂੰ ਖੇਰੂ' ਕਹਾਣੀ ਵਿਚ ਇਕ ਕਿਸਾਨ ਦੀ ਮੰਡੀ ਵਿਚ ਹੁੰਦੀ ਲੁੱਟ ਤੇ ਖੱਜਲ 
ਖੁਆਰੀ ਦਾ ਯਥਾਰਥਕ ਚਿਤਰਨ ਹੈ ਪਰ ਇਸ ਕਹਾਣੀ ਦਾ ਨਾਇਕ ਸਾਧਾਰਨ ਕਿਸਾਨ 
ਸੋਚ ਦਾ ਧਾਰਨੀ ਹੈ, ਜਿਹੜਾ ਜਮਾਤੀ ਦਵੈਦ ਤੋਂ ਜਾਣੂ ਨਹੀ'। ਉਹ ਸਮਝਦਾ ਹੈ ਕਿ 
ਉਹਦੀ ਲੁੱਟ ਦਾ ਕਾਰਨ ਕੇਵਲ ਗੈਰ-ਕਿਸਾਨ ਸ਼੍ਰੇਣੀਆਂ ਹਨ । ਇਸੇ ਲਈ ਉਹ ਕਹਿੰਦਾ 
ਹੈ, "ਜੱਟਾਂ ਦੇ ਪੁੱਤ ਲਾਓ ਖਰੀਦਣ ਨੂੰ” (ਸਫਾ 59) ਇਕ ਹੋਰ ਥਾਂ ਕਹਿੰਦਾ ਹੈ, 
“ਨਸਾਫ ਤਾਂ ਗਰੇਜ਼ਾਂ ਵੇਲੇਂ ਹੋਏ” (ਸਫਾ 65) । ਅਜਿਹੇ ਪਾਤਰ ਪੰਜਾਬੀ ਕਹਾਣੀ ਵਿਚ ਬਹੁਤ 
ਮਿਲਦੇ ਹਨ । ਪਰ ਹੁਣ ਲੌੜ ਹੈ ਅਜਿਹੇ ਜੱਟ ਦੀ ਜਿਹੜਾ ਕੇਵਲ ਲੁੱਟ `ਤੇ ਝੂਰੇ ਹੀ ਨਾਂ 
ਬਲਕਿ ਉਸਦੇ ਖਾਤਮੇ ਲਈ ਸੰਘਰਸ਼ ਵੀ ਕਰੇ । 

ਦੋ ਕਹਾਣੀਆਂ ਹੋਰ ਕੌਣ ਕਿਉ” ਕਿਵੇ ਤੇ ਬਾਈਪਾਸ” ਬਹੁਤ ਅਹਿਮ ਹਨ । 
ਇਹਨਾਂ ਵਿਚ ਮਧ ਸ਼੍ਰੇਣੀ ਦੇ ਉਪਭਾਵਕ ਗਭਰੂਆਂ ਦੀ ਭਾਵਕਤਾ ਖਤਮ ਹੋਣ ਪਿਛੋ“ ਆਈ 
ਫਰਸਟਰੇਸ਼ਨ ਦਾ ਯਥਾਰਥਕ ਚਿਤਰਨ ਹੈ । ਜਿਹੜੇ ਕਿਸੇ ਸਮੇ” ਇਨਕਲਾਬ ਨੂੰ ਆਇਆ 
ਹੀ ਸਮਝਦੇ ਸਨ, ਹੁਣ ਜਮਾਤੀ ਸੋਘਰਸ਼ ਤੇ ਲੌਕਾਂ ਦੇ ਉਜਲੇ ਭਵਿਖ ਵਿਚ ਵੀ ਵਿਸ਼ਵਾਸ 
ਗੁਆ ਬੈਠੇ ਹਨ । ਇਹ ਮਧ ਸ਼੍ਰੇਣੀ ਦਾ ਜਮਾਤੀ ਦੁਖਾਂਤ ਹੈ । 

ਤਕਨੀਕ ਪਖੋ” ਨਿੰਦਰ ਦੀਆਂ ਕਹਾਣੀਆਂ ਵਿਚ ਇਕ ਘਾਟ ਹੈ । ਉਹ ਕਹਾਣੀ 
ਲਿਖਣ ਲਈ ਮਸਾਲਾ ਤੇ ਕੌਨਵਸ ਕਹਾਣੀ ਵਾਲੀ ਨਹੀ' ਵਰਤਦਾ ਬਲਕਿ ਨਾਵਲ ਜਾਂ 
ਨਾਵਲਿਟ ਵਾਲੀ ਵਰਤਦਾ ਹੈ । ਇਸ ਤਰ੍ਹਾਂ ਨਾ ਕਹਾਣੀ ਰਹਿੰਦੀ ਹੈ ਨਾ ਨਾਵਲ ਬਣਦਾ 
ਹੈ। ਨਿੱਕੀ ਕਹਾਣੀ ਵਿਚ ਇਕ ਘਟਨਾਂ ਜਾਂ ਪਾਤਰ ਦੇ ਕਿਸੇ ਪੱਖ ਨੂੰ ਹੀ ਚਿਤਰਿਆ ਜਾ 
ਸਕਦਾ ਹੈ । ਇਕ ਨਾਵਲ ਦਾ ਮਵਾਦ ਤ੍ਰੜਿਆ ਨਹੀ” ਜਾਣਾ ਚਾਹੀਦਾ । 

ਨਿੰਦਰ ਬੋਲੀ ਮੱਧ ਸ਼ਰੇਣਿਕ ਤੇ ਕਾਵਿਮਈ ਵਰਤਦਾ ਹੈ । ਉਹਦੀਆਂ ਕਈ ਲਾਈਨਾਂ 
ਕਹਾਣੀ ਦੀਆਂ ਲਾਈਨਾਂ ਨਾ ਹੋ ਕੇ ਕਵਿਤਾ ਦੀਆਂ ਲਾਈਨਾਂ,ਹਨ ਜਿਵੇਂ ''ਅਜੋ ਸ਼ਰਾਬੀ ਦਿਨਾਂ 
ਦੀ ਅਮਦ ਨਹੀ” ਸੀ ਹੋਈ ਕਿ ਸ਼ੀਸ਼ੇ ਵਿਚ ਮੂੰਹ ਤਕਿਆਂ ਸ਼ੀਸ਼ੇ ਵਿਚ ਤਰੇੜ ਆ ਗਈ'' 
(ਸਫਾ 10) ''ਰੌਹ ਦੀ ਗੁੜ੍ਹਤੀ ਨੇ ਵਿਦਰੋਹ ਦੀ ਫਿਤਰਤ ਢਾਲੀ ਹੋਈ ਸੀ (ਸਫਾ 11) । 
ਇਹ ਗੁਣ ਵੀ ਹੈ ਤੇ ਔਗੁਣ ਵੀ । ਗੁਣ ਮਧ ਸ਼੍ਰੇਣੀ ਲਈ ਤੇ ਔਗੁਣ ਕਿਰਤੀ ਸ਼ੇਣੀ ਲਈ । 
ਇਸ ਲਈ ਨਿੰਦਰ ਨੂੰ ਆਪਣੀ ਬੋਲੀ ਸਾਦ ਤੇ ਸਪਸ਼ਟ ਬਣਾਉਣੀ ਚਾਹੀਦੀ ਹੈ । 

ਮੈ ਨਿੰਦਰ ਦੀ ਇਸ ਕਿਤਾਬ ਦੇ ਰੀਲੀਜ਼ ਸਮਾਰੋਹ ਵੇਲੇਂ ਇਕ ਆਲੌਚਕ ਦੇ ਇਹਨਾਂ 
ਸ਼ਬਦਾਂ ਨਾਲ ਕਿ ਨਿੰਦਰ ਨੇ “ਪਿੱੜ ਵਿਚ ਪੱਕੇ ਪੈਰੀ" ਪਰਵੇਸ਼ ਕੀਤਾ ਹੈ' ਪੂਰੀ ਤਰ੍ਹਾਂ 
ਸਹਿਮਤ ਹਾਂ ਅਤੇ ਸਮਝਦਾ ਹਾਂ ਕਿ ਉਹਨੇ ਪਰਵੇਸ਼ ਹੀ ਨਹੀ" ਕੀਤਾ ਬਲਕਿ ਪੈਰ ਪੱਕੇ ਗੱਡ 
ਲਏ ਹਨ । 

ਕਿਤਾਬ ਦੀਪਕ ਪਬਲਿਸ਼ਰਜ਼ ਜਲੰਧਰ ਵਾਲਿਆਂ ਨੇ ਛਾਪੀ ਹੈ। _ਸੋਹਣੀ 
ਛਾਪੀ ਹੈ । 


ਸੁਰਜੀਤ ਗਿੱਲ] 


ਸਿਰਜਣਾ 77 


ਰੰਗਾਂ ਦੀ ਤਪਸ਼ [ਅਜੀਤ ਸਿੰਘ ਚੰਦਨ] ____ 

'ਰੋਗਾਂ ਦੀ ਤਪਸ਼' ਅਜੀਤ ਸਿੰਘ ਚੰਦਨ (ਪ੍ਰਕਾਸ਼ਕ ਰਵੀ ਸਹਿਤ ਪ੍ਰਕਾਸ਼ਨ ਅੰਮਿ੍‌ਤਸਰ, 
ਮੁੱਲ ਸੱਤ ਰੁਪਏ, ਪੰਨੇ 26) ਦਾ ਚੌਥਾ ਕਾਵਿ-ਸੌਗ੍ਰੰਹ ਹੈ । 

ਚੈਦਨ ਨਵੀਂ ਪੀੜ੍ਹ) ਦਾ ਕਵੀ ਹੈ । ਮੈ' ਉਸ ਦੀਆਂ ਸਮੇ ਸਮੋ“ ਰਿਸਾਲਿਆਂ ਵਿਚ 
ਛਪਦੀਆਂ ਵਿਕੋਲਿਤਰੀਆਂ ਕਵਿਤਾਵਾਂ ਹੀ ਪੜ੍ਹ ਸਕਿਆ ਹਾਂ--ਉਸ ਦੇ ਕਿਸੇ ਸੰਗ੍ਰਹਿ ਨੂੰ 
ਸਮੁੱਚੇ ਰੂਪ ਵਿਚ ਪੜ੍ਹਨ ਦਾ ਇਹ ਮੇਰਾ ਪਹਿਲਾ ਅਵਸਰਹੈ । ਪਰ ਇਸ ਸੰਗ੍ਰੰਹ ਨੂੰ ਪੜ੍ਹਨ 
ਤੋਂ ਪਿਛੋਂ ਮੈਨੂੰ ਉਸ ਦੇ ਪਹਿਲੇ ਸੰਗ੍ਰਹਿ ਨਾ ਪੜ੍ਹਨ ਦਾ ਕੋਈ ਬਹੁਤਾ ਅਫਸੋਸ ਨਹੀ 
ਹੋਇਆ । 

ਚੋਦਨ ਆਪਣੀਆਂ ਕਵਿਤਾਵਾਂ ਵਿਚ ਬਾਰ ਬਾਰ ਰੰਗਾਂ ਦਾ ਜ਼ਿਕਰ ਕਰਦਾ ਹੈ । 
ਜਾਪਦਾ ਸੀ ਜਿਵੇ' ਉਹ ਵੀ ਦੇਵ ਤੇ ਸੁਖਬੀਰ ਵਾਂਗ ਸ਼ਬਦਾਂ ਤੋ" ਰੋਗਾਂ ਦਾ ਕੌਮ ਲਵੇਗਾ, ਪਰ 
ਅਜਿਹਾ ਕੁਝ ਵੀ ਉਹ ਨਹੀ ਕਰਦਾ । ਉਹ ਸ਼ਬਦ-ਰੂਪੀ ਰੰਗਾਂ ਨਾਲ ਕੋਈ ਚਿਰ-ਸਥਾਏ) 
ਮੌਲਿਕ ਤੇ ਪ੍ਰਭਾਵਸ਼ਾਲੀ ਚਿਤਰ ਨਹੀ” ਸਿਰਜਦਾ । ਰੋਗਾਂ ਦਾ ਸਿਰਜਿਆ ਇਹ ਰਾਮ-ਰੌਲਾ 
ਬਹੁਤੀ ਵਾਰ ਬੇਲੋੜਾ, ਜਜ਼ਬ'ਤੀ, ਓਪਰਾ ਤੇ ਹਾਸੋਹੀਣਾ ਪ੍ਰਤੀਤ ਹੁੰਦਾ ਹੈ । 

ਪ੍ਰਸ਼ਨ ਖੈਦਾ ਹੁੰਦਾ ਹੈ ਕਿ ਆਖਰ ਉਹ ਰੰਗਾਂ ਰਾਹੀ" ਕਲਾ ਦਾ ਕਿਹੜਾ ਮਹਾਨ 
ਕਾਰਜ ਸਿਰੇ ਚਾੜ੍ਹਨਾ ਚਾਹੁੰਦਾ ਹੈ ? ਉਸ ਦੇ ਕੀਤੇ ਅਜੇਹੇ ਯਤਨ ਉਚੇਚ ਦੇ ਬਾਵਜੂਦ, 
'ਕਲਾ ਕਲਾ ਲਈ 'ਦਾ ਕਾਰਜ ਹੀ ਪੂਰਾ ਕਰਦੇ ਹਨ । ਅਸਲ ਵਿਚ ਉਸ ਕੋਲ ਕਹਿਣ ਲਈ) 
ਕੋਈ ਸਾਰਥਕ ਸਪਸ਼ਟ ਵਿਚਾਰ-ਪ੍ਰਬੋਧ ਹੈ ਹੀ ਨਹੀ' । 

ਚੇਦਨ ਨੂੰ ਰੰਗਾਂ ਨਾਲ ਮੋਹ ਸਿਰਫ ਬੱਚਿਆਂ ਵਾਲਾ ਹੈ--ਉਸ ਕੋਲ ਇਨ੍ਹਾਂ ਕੋਲੋ' 
ਕੋਈ ਉਚੇਰ' ਕੌਮ ਲੈਣ ਦਾ ਲਖ਼ਸ਼ ਹੀ ਨਹੀ” । ਕਿਸੇ ਚੰਗੀ ਰਚਨਾ ਦੀ ਭਾਲ ਕਈ ਮੈ' 
ਪੁਸਤਕ ਦੇ ਆਰੰਭ ਤੇ ਅੰਤ ਤੱਕ ਕੋਸ਼ਿਸ਼ ਕੀਤੀ ਹੈ । ਪਰ ਨਿਸਫਲ । 

ਦੁਖਾਂਤ ਇਹ ਵੀ ਹੈ ਕਿ ਚੈਦਨ ਵਜ਼ਨ-ਬੱਧ ਕਵਿਤਾਵਾਂ ਵਿਚ ਵੀ ਤੋਲ ਤੇ ਤੁਕਾਂਤ 
ਪੱਖੋਂ ਪੈਰ ਪੈਰ 'ਤੇ ਉਖੜਦਾ ਹੈ ਤੇ ਪਾਠਕ ਨੂੰ ਇਹ ਨਹੀ” ਜਾਪਦਾ ਕਿ ਲੇਖਕ ਇਸ ਤੋ' 
ਪਹਿਲਾਂ ਤਿੰਨ ਕਾਵਿ-ਸੌਗ੍ਰਹਿ ਛਪਵਾ ਚੁੱਕਾ ਹੈ । ਰਿਦਮ ਪੱਖ ਉਸ ਦੀ ਹਾਲਤ ਸਿਖਾਂਦਰੂਆਂ 
ਵਾਲੀ) ਹੈ । 

ਨਵੀ' ਪੀੜ੍ਹੀ ਦੇ ਚੰਗੇ ਕਵੀਆਂ ਵਿਚ ਸ਼ਾਮਲ ਹੋਣ ਲਈ ਅਜੇ ਉਸ ਨੇ ਕਈ ਪੜਾ 
ਤਹਿ ਕਰਨੇ ਹਨ । ਪੁਸਤਕਾਂ ਲਿਖਣ ਤੇ ਛਪਵਾਉਣ ਦੀ ਉਸ ਦੀ ਰਫਤਾਰ ਇਹ ਆਸ ਤਾਂ 
ਬੈਨ੍ਹਉ'ਦੀ ਹੈ ਕਿ ਜੇ ਉਹ ਉਪ ਭਾਵਕ ਪਹੁੰਚ, ਰੋਗਾਂ ਦੀ ਬੇਅਰਥ ਲੀਲਾ ਨੂੰ ਤਿਆਗ ਕੇ, 
ਰਿਦਮ ਪੱਖੋ ਵਧੇਰੇ ਅਭਿਆਸ, ਅਧਿਐਨ ਤੇ ਸਵੈ-ਆਲੋਚਨ' ਦੇ ਕਠਿਨ ਮਾਰਗ 'ਤੇ 
ਤੁਰਨ ਦਾ ਸਾਹਸ ਕਰ ਲਵੇ ਤੇ ਆਪਣੀ ਕਲਮ ਨੂੰ ਲੋਕ-ਸੰਘਰਸ਼ਾ ਨੂੰ ਅਰਪਨ ਕਰ ਦੇਵੇ 
ਤਾਂ ਚੰਗੀ ਕਵਿਤਾ ਦੇ ਰਾਹ ਤੁਰ ਪੈਣਾ ਉਸ ਲਈ ਕੋਈ ਕਠਿਨ ਕਾਰਜ ਨਹ)' ਹੈ । ਮੈ” 
ਆਸ ਕਰਦਾ ਹਾਂ ਕਿ ਉਹ ਪੁਸਤਕਾਂ ਦੀ ਗਿਣਤੀ ਵਧਾਉਣ ਦੀ ਲਾਲਸਾ ਦਾ ਖ਼ਿਕਾਰ ਹੋਣੋ' 
ਬਚ ਜਾਵੇਗਾ ਤੇ ਗੁਣਾਤਮਿਕ ਪੱਖ ਵਲ ਵਧੇਰੇ ਧਿਆਨ ਦੇ ਕੇ ਲੋਕ-ਸੰਘਰਸ਼ਾਂ ਨਾਲ ਆਪਣੇ 
ਰਿਸ਼ਤੇ ਨੂੰ ਜੋੜ ਲਵੇਗਾ । 


?8 ਸਿਰਜਣਾ 


ਉਸ ਵਿਚ ਰਚਨਾਤਮਕ ਸਮਰੱਥਾ ਦੀ ਘਾਟ ਨਹੀ' ਹੈ । ਵਰਤਮਾਨ ਸਮਾਜਕ=- 
ਆਰਥਿਕ ਸੈਕਟ ਦੇ ਸੈਦਰਭ ਵਿਚ ਕਲਾਕਾਰ ਦੇ ਉਚੇਰੇ ਫਰਜ਼ਾਂ ਬਾਰੇ ਸਾਵਧਾਨ ਨਾ ਹੋਣ 
ਕਾਰਨ, ਉਸ ਦੀ ਇਹ ਰਚਨਾਤਮਕ ਯੋਗਤਾ ਅਜਾਈ ਜਾਂ ਰਹੀ ਹੈ । ਵੇਖੀਏ ਕਿਸ ਰਫਤਾਰ 
ਨਾਲ ਉਹ ਜਨ-ਸਾਧਾਰਨ ਨਾਲੋਂ' ਟੁੱਟੇ ਆਪਣੇ ਰਿਸ਼ਤੇ ਨੂੰ ਜੋੜਦਾ ਹੈ । ਇਹ ਮਾਰਗ ਭਾਵੇ' 
ਕਠਿਨ ਹੈ, ਪਰ ਨਰੋਈ ਤੇ ਸ਼ਕਤੀਸ਼ਾਲੀ ਕਵਿਤਾ ਇਸ ਮਾਰਗ 'ਤੇ ਤੁਰਨ ਤੋਂ“ ਬਿਨਾਂ 

ਅਸੋਭਵ ਹੈ । 
[ਹਰਭਜਨ ਸਿੰਘ ਹੁੰਦਲ] 


ਲੋਹੇ ਦੇ ਮਰਦ [ਕਰਨੈਲ ਬਾਗੀ] 

'ਲੌਹੇ ਦੇ ਮਰਦ' ਮਜ਼ਦੂਰ ਕਵੀ ਕਰਨੈਲ ਬਾਗੀ ਦੀਆਂ ਕਵਿਤਾਵਾਂ ਦਾ ਪਹਿਲਾ 
ਸੰਗ੍ਰਹਿ ਹੈ । ਕਰਨੈਲ ਬਾਗੀ ਜਿੰਨ੍ਹਾਂ ਹੱਥਾਂ ਨਾਲ ਤੇਸਾ ਚਲਾਉ'ਦਾ ਤੇ ਕਰੜੀ ਤੋਂ ਕਰੜੀ 
ਲੱਕੜ ਤੱਛ ਸਿੱਟਦਾ ਹੈ, ਉਹਨਾਂ ਹੀ ਹੱਥਾਂ ਨਾਲ ਜਦੋ ਕਲਮ ਵਾਹੁੰਦਾ ਹੈ ਤਾਂ ਲੌਕਾਂ ਦੇ 
ਦੁਸ਼ਮਣਾਂ ਦੇ ਮੌਛੇ ਪਾ ਦਿੰਦਾ ਹੈ । ਉਹਦੀ ਹਰ ਇਕ ਕਵਿਤਾ ਸੰਘਰਸ਼ ਕਰ ਰਹੇ ਲੌਕਾਂ 
ਲਈ ਹਲਾਸ਼ੋਰੀ ਤੇ ਕਾਲੀਆਂ ਸ਼ਕਤੀਆਂ ਲਈ ਲਲਕਾਰ ਹੈ : 

ਅਸੀ' ਮੌਮ ਨਹੀ” 

ਜੋ ਅੱਗਾਂ ਸਾਹਮਣੇ 

ਪਿਘਲ ਜਾਵਾਂਗੇ । 

ਅਸੀ" ਪਲਾਸਟਿਕ ਨਹੀ” 

ਜਿਸ ਦੇ ਖਲੌਣੇ 

ਤੁਹਾਡੀਆਂ ਕਾਰਾਂ 'ਚ 

ਲਟਕਦੇ `ਨੇ । 

ਅਸੀ' ਲੋਹੇ ਦੇ ਮਰਦ ਹਾਂ 

ਜੋ ਹੱਕਾਂ ਲਈ 

ਜੂਝਣਾ ਜਾਣਦੇ ਹਾਂ । (ਲੋਹੇ ਦੇ ਮਰਦ) 

ਕਰਨੈਲ ਆਪਣੀ ਜਮਾਤ ਦੇ ਕਰਤੱਵ ਬਾਰੇ ਚੇਤੈਨ ਹੈ । ਆਪਣੀ ਜਮਾਤ ਉਤੇ 
ਉਹਨੂੰ ਮਾਣ ਹੈ । ਮਧ ਸ੍ਰੋਣੀ ਦੀ ਸੋਚ ਗਹਿਣ ਕਰ ਰਹੇ ਬੁਧੀਜੀਵੀਆਂ ਵਾਂਗ ਉਹ ਆਪਣੇ 
ਪਿਛੋਕੜ ਨੂੰ ਲਕੋ'ਦਾ ਨਹੀ । ਉਹ ਕਹਿੰਦਾ ਹੈ : 

ਅਸੀ ਬੀਤੇ ਦੀ ਕੁਖੋ ਵਰਤਮਾਨ ਜਨਮੇ ਹਾਂ । 
ਸਿਰਾਂ ਨੂੰ ਬੀਜ ਕੇ, ਭਵਿਖ ਸਿਰਜਣ ਲਈ । 

ਉਹਨੂੰ ਆਪਣੀ ਕਿਰਤ ਦੇ ਲੁੱਟੇ ਜਾਣ ਦੀ ਚੇਤਨ ਸਮਝ ਹੈ: 

ਮੋਰੀ ਕਿਰਤ ਤੇ ਵੇਸਵਾ 
ਇਕੋ ਮਾਂ ਜਾਈਆਂ ਨੇ । 


।ਰਜਣਾ 79 


<. 7. 


ਇਕ ਵਿਕਦੀ ਕੌਠੇ 'ਤੇ . 
ਇਕ ਵਿਚ ਬਾਜ਼ਾਰਾਂ ਦੇ । 
ਉਹ ਕਿਰਤ ਦੇ ਲੁਟੇਰਿਆਂ ਤੇ ਕਾਲੀਆਂ ਸ਼ਕਤੀਆਂ ਦੇ ਪੱਖੀਆਂ ਨੂੰ ਡੂਘੀ ਨਫਰਤ 
ਕਰਦਾ ਹੈ । ਜਮਾਤੀ ਦੁਸ਼ਮਣਾਂ ਨਾਲ ਹੇਜ ਕਰਨ ਵਾਲਿਆਂ ਨੂੰ ਉਹ ਆਪਣੀ 'ਵਸੀਹਤ' 
ਵਿਚ ਵੀ ਕਹਿੰਦਾ ਹੈ : 
ਬਣੇ ਹਨੇਰੇ ਦੇ ਆਸ਼ਿਕ ਨੇ ਜੋ 
'ਬਾਗੀ' ਦੀ ਚਿਖਾ ਜਲਾਏ ਨਾ ਕੇਈ । 
ਕਰਨੈਲ ਬਾਗੀ ਜਾਣਦਾ ਹੈ ਕਿ ਲੋਟੂ ਜਮਾਤਾਂ ਨੇ ਆਪਣੇ ਹਿਤਾਂ ਦੀ ਰਾਖੀ ਲਈ 
ਧਰਮ ਦੀ ਅਫੀਮ ਤੇ ਰੱਬ ਦੇ ਨਾਂ ਨੂੰ ਵਰਤਿਆ ਹੈ । ਇਸੇ ਲਈ ਉਹ ਕਹਿੰਦਾ ਹੈ : 
ਮੈ" ਪੂਜਾ ਕਰਾਂ ਕਿਰਤ ਦੀ, ਤੂੰ ਪੁਜਾਰੀ ਰੱਬ ਦਾ । 
ਤੂੰ ਪੂਜਾ ਕਰੇ' ਮਜ਼ਹਬ ਦੀ, ਮੈ” ਪੁਜਾਰੀ ਸਭ ਦਾ । 
ਵਾਰ ਮੇਰਾ ਰੋਕਣ ਲਈ, ਮਜ਼ਹਬ ਤੇਰੀ ਢਾਲ ਹੈ । 
ਤੋੜ ਦੇਵੇ ਢਾਲ ਜੋ, ਤਲਵਾਰ ਫਿਰਾਂ ਲੱਭਦਾ (ਪੂਜਾ) 
ਬਾਂਗੀ ਨੇ ਲੰਮੀ ਕਵਿਤ” ਵੀ ਲਿਖੀ ਹੈ । ਪਰ ਉਹ ਰੁਬਾਈ ਵਰਗੀ ਛੋਟੀ ਕਵਿਤਾ 
ਦਾ ਉਸਤ'ਦ ਹੈ । ਉਹਦੀਆਂ ਛੋਟੀਆਂ ਕਵਿਤਾਵਾਂ ਬਹੁਤ ਸਫਲ ਹਨ । ਇਸ ਸੰਗ੍ਰਹਿ 
ਵਿਚ 'ਸਮਾਂ”, 'ਕਫਨ ਦੇ ਸੌਦੇ', 'ਭੁਲੇਖਾ', 'ਅੰਡ' ਆਦਿ ਛੋਟੀਆਂ ਕਵਿਤਾਵਾਂ ਬਹੁਤ 
ਵਧੀਆ ਹਨ । 
ਕਰਨੈਲ ਬਾਗੀ ਜਿਥੇ ਜਮਾਤੀ ਤੌਰ 'ਤੇ ਚੇਤਨ ਕਿਰਤ ਦੀ ਰਾਖੀ ਲਈ ਸੰਘਰਸ਼- 
ਸ਼ੀਲ ਹੈ, ਉਥੇ ਉਹਨੂੰ ਲੌਕ ਸ਼ਕਤੀਆਂ ਦੀ ਜਿੱਤ ਤੇ ਕਾਲੀਆਂ ਸ਼ਕਤੀਆਂ ਦੀ ਹਾਰ ਤੇ 
ਜਬਰ ਦੇ ਅੰਤ ਦਾ ਵੀ ਅਟੱਲ ਵਿਸ਼ਵਾਸ਼ ਹੈ । ਉਹ ਦੱਸਦਾ ਹੈ : 
ਡਰੋ ਨਾ ਸਾਥੀਓ ਇਨ੍ਹਾਂ ਸੋਗੀਨਾਂ ਤੇ ਹੱਥ ਕੜੀਆਂ ਤੋ” 
ਇਹਨਾਂ ਜਾਬਰ ਦੀ ਹੱਦ 
ਬਲ ਰਹੇ ਦੀਵੇ ਦੀ ਲਾਟ ਵਾਂਗ ਹੈ ਕੈਬ ਰਹੀ । 
ਬਾਗੀ ਨੇ ਬੇਸ਼ਕ ਅਪਣੀ ਕਵਿਤਾ ਲਈ ਬਾਕਾਇਦਾ ਪਿੰਗਲ ਅਨੁਸਾਰ ਕਿਸੇ ਮੀਟਰ 
ਦੀ ਵਰਤੋ” ਨਹੀ” ਕੀਤੀ । ਪਰੰਤੂ ਫਿਰ ਵੀ) ਉਹਦੀ ਕਵਿਤਾ ਵਿਚ ਸਰੋਦ ਤੇ ਲੈਅ ਹੈ 
ਜਿਹੜੀ ਤੁਰਤ ਹੀ ਜ਼ਬਾਨ 'ਤੇ ਚੜ੍ਹ ਸਕਦੀ ਹੈ । ਇਹੋ ਕਵਿਤਾ ਦੀ ਅਹਿਮ ਸਿਫਤ ਹੈ । 
ਬਾਗੀ ਨੇ ਆਪਣੀ ਕਵਿਤਾ ਵਿਚ ਬਿੱਥ ਆਮ ਜੀਵਨ ਵਿਚੋ ਵਰਤੇ ਹਨ । ਉਹਨੇ 
ਮਿਥਿਹਾਸ ਤੇ ਇਤਿਹਾਸ ਦੇ ਬਿੰਬਾਂ ਨੂੰ ਨਵੇ“ ਅਰਥ ਦਿਤੇ ਹਨ । ਕਵਿਤਾ ਦੀ ਬੋਲੀ ਸਾਦਾ 
ਤੇ ਸਰਲ ਅਤੇ ਆਮ ਸਮਝ ਆਉਣ ਵਾਲੀ ਹੈ। ਬਾਗੀ ਦੀ ਕਵਿਤਾ ਇਕ ਲੋਕ 
ਘੁਲਾਟੀਏ ਤੇ ਕਲਮਕਾਰ ਦਾ ਸਮੋਲ ਹੈ । ਮੈ” ਬਾਗੀ ਨੂੰ ਇਸ ਦੇ ਪਹਿਲੇ ਸੰਗ੍ਰਹਿ ਤੇ 
ਵਧਾਈ ਦਿੰਦਾ ਹਾਂ ਤੇ ਆਮ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਸਫਾਰਸ਼ ਕਰਦਾ ਹਾਂ । 


[ਸੁਰਜੀਤ ਬਰਾੜ] 


80 ਸਿਰਜਣਾ 


ਤੁਰਦੇ ਜਾਵਣ ਪੈਰ, ਧਾਰ ਤੇ ਤੁਰਦੇ ਪੈਰ [ਮੁਸ਼ਤਾਕ ਸਿੰਘ] 
ਰ੍ ਮੁਸ਼ਤਾਕ ਸਿੰਘ ਨੇ ਆਪਣੇ ਦੋ ਕਾਵਿ-ਸੈਗ੍ਰਹਿਆਂ “ਤੁਰਦੇ ਜਾਵਣ ਪੈਰ" (1977) 

ਅਤੇ 'ਧਾਰ ਤੇ ਤੁਰਦੇ ਪੈਰ (1978) ਨਾਲ ਪੰਜਾਬੀ ਕਾਵਿ-ਸੰਸਾਰ ਵਿਚ ਪ੍ਰਵੇਸ਼ ਕੀਤਾ 
ਹੈ। ਕਈ ਵਰ੍ਹਿਆਂ ਤੋ ਇੰਗਲੈੱ'ਡ ਵਿਚ ਰਹਿਣ ਵਾਲਾ ਇਹ ਕਵੀ ਪੰਜਾਬ ਦੀ ਧਰਤੀ 
ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ । ਵਿਦੇਸ਼ ਗਏ ਹੋਏ ਕਵੀਆਂ ਵਾਂਗ ਉਸ ਨੇ ਪੱਛਮੀ 
ਸਭਿਆਚਾਰ ਦਾ ਲਬਾਦਾ ਨਹੀ' ਪਾਇਆ, ਨਾ ਹੀ ਓਪਰੇ ਵਾਤਾਵਰਨ ਦੀ ਪੇਸ਼ਕਾਰੀ ਕੀਤੀ 
ਹੈ । ਸਗੋ ਉਹ ਪੰਜਾਬੀ ਸਭਿਆਚਾਰਕ ਪਰੈਪਰਾਂ ਤੇ ਇੱਥੋ ਦੇ ਜਨ-ਜੀਵਨ ਦੀਆਂ ਸਮ 
ਸਿਆਵਾਂ ਤੋ ਆਪਣੀ ਕਾਵਿ-ਦ੍ਰਿਸ਼ਟੀ ਨੂੰ ਕਦੇ ਵੀ ਪਰੇ ਨਹੀ" ਕਰਦਾ : 

ਹਰੇ ਇਨਕਲਾਬ ਦੇ ਕਹਕਹੇਂ 

ਖਾਲੀ ਤੋਲੇ, ਖਾਲ) ਡੱਬੇ, 

ਜਾਂ ਚੁਰੜ ਮੁਰੜੇ ਰਾਸ਼ਨ ਕਾਰਡਾਂ ਦਾ ਬੁੱਕ । 


ਆਪਣ ਦੋਸ਼ 'ਚ, ਆਪਣੇ ਰਾਜ “ਚ 
ਨੰਗੀਆਂ ਧੀਆਂ ਭੁੱਖੀਆਂ ਮਾਵਾਂ । 


ਕੀ ਬਣਨਾ ਬਨਾਉਣਾ ਭਲ' ਜ਼ਿੰਦਗੀ ਦਾ । 
ਗਲਾ ਜੇ ਕਟੀਦਾ ਰਿਹਾ ਹਰ ਖੁਸ਼ੀ ਦਾ । 
ਮੁਸ਼ਤਾਕ ਸਿੰਘ ਮੋਹਨ ਸਿੰਘ ਦੀ ਪ੍ਰਗਤਿਵਾਦੀ ਰੁਮਾਂਸਵਾਦੀ ਕਾਵਿ-ਪਰੰਪਰਾ ਦਾ 

ਕਵੀ ਹੈ। ਉਸ ਦੀ ਕਵਿਤਾ ਵਿਚ ਰੁਮਾਂਸ ਹੈ, ਰੋਹ ਹੈ, ਵਿਅੰਗ ਹੈ, ਚੁਣੌਤੀ ਹੈ ਅਤੇ 
ਜੀਵਨ ਦੀਆਂ ਅਸਫਲਤਾਵਾਂ ਤੇ ਖੜੋਤ ਕਾਰਨ ਉਪਜੀ ਨਿਰਾਸ਼ਾ ਵੀ ਹੈ । ਉਹ ਵਿਆਪਕ 
ਸਮਾਜਕ=ਰਾਜਸੀ ਸਮੱਸਿਆਵਾਂ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉ'ਦਾ ਹੈ ਅਤੇ 
ਨਿਜੀ ਵਿਚਾਰਾਂ ਤੇ ਭਾਵਨਾਵਾਂ ਦੀ ਪੇਸ਼ਕਾਰੀ ਵੀ ਕਰਦਾ ਹੈ : 

'ਪ੍ਰਮਾਣੂ-ਬੋਬ ਧਮਾਕਾ-ਅਸਥਾਨ' ਕੋਲ ਖੜ੍ਹਾ 

ਸ਼ਾਂਤੀ ਦਾ ਮੀਨਾਰ !' 

ਅਜਇਬ-ਘਰ ਵਿਚ ਸਾਂਭੀਆਂ ! 

ਪਿਘਲੀਆਂ ਇੱਟਾਂ, 

ਅੱਧ-ਝੁਲਸੇ ਲੀੜੇ, 

ਰੁਕੀਆਂ ਘੜੀਆਂ, 

ਪਾਟੇ ਕੁਰਤੇ, 

ਚੁਰੜ ਮੁਰੜ ਹੋਏ ਬਟਨ, 

ਮਿੱਝ ਰੈਗੀਆਂ ਬੁਨੰਣਾਂ, 

ਸੜੇ ਅੱਧ-ਸੜੇ ਬੂਟ... 

ਉਸ ਦੀਆਂ ਅੱਖਾਂ ਵਿਚ ਕਈ ਦੀਵੇ 

ਇਕੋ ਵਾਰ ਹੀ ਜਗ ਕੇ ਬੁਝ ਗਏ । 


_ ਸਿਰਜਣਾ 8] 


ਦਿਲ ਦੀ ਇਕ ਮੁੱਠ ਰੇਤਾ ਵਿਚ 
ਇਸ਼ਕ ਦਾ ਸਾਗਰ ਲੁਕ ਗਿਆਂ ਹੈ । 
ਮੁਸ਼ਤਾਕ ਸਿੰਘ ਦੀ ਬਹੁਤੀ ਕਵਿਤਾ ਸਮਕਾਲੀ ਜੀਵਨ ਦੀਆਂ ਸਮੱਸਿਆਵਾਂ ਦੁਆਲੇ 

ਘੁੰਮਦੀ ਹੈ ਪਰ ਉਨ੍ਹਾਂ ਸਮੱਸਿਆਵਾਂ ਨੂੰ ਪ੍ਰਗਟਾਉਣ ਸਮੇ' ਉਹ ਬਹੁਤੀ ਵਾਰ ਉਨ੍ਹਾ ਦਾ 
ਕਾਵਿ-ਰੂਪਾਂਤਰਣ ਨਹੀ' ਕਰਦਾ ਅਤੇ ਸਪਾਟ-ਬਿਆਨੀ ਤੋਂ' ਕੇਮ ਲੈਦਾ ਹੈ । ਸਿੱਟੇ ਵਜੋਂ 
ਉਸਦੀ ਕਵਿਤਾ ਵਿਚ ਆਧੁਨਿਕ ਸੰਵੇਦਨਾ ਦੀ ਘਾਟ ਨਜ਼ਰ ਆਉ'ਦੀ ਹੈ ਪਰ ਕਿਤੇ ਕਿਤੇ 
ਇਸ ਦੀਆਂ ਛੋਹਾਂ ਜ਼ਰੂਰ ਨਜ਼ਰੀ" ਪੈ'ਦੀਆਂ ਹਨ : 

ਅਸ਼੍ਹਮੋਧ ਯੱਗ ਵਿਚ ਰਿਝਦੇ ਘੋੜੇ ਦੀ ਮਹਿਕ 

ਆਪਣਾ ਯੁਗਾਂ ਦਾ ਸਫ਼ਰ ਮੁਕਾ ਆਈ ਹੈ । 


ਅੱਜ ਅੱਖਰਾਂ ਦੇ ਅਰਥ ਗੁਆਚ ਗਏ ਹਨ । 


ਕਮਰੇ ਦੀ ਖਾਮੋਸ਼) ਵਿਚ 
ਇਕ ਦੁਨੀਆਂ ਮੇਰੇ ਨਾਲ ਤੁਰੇ । 
ਮੁਸ਼ਤਾਕ ਸਿੰਘ ਸੁਹਿਰਦ ਕਵੀ ਹੈ । ਉਸ ਦੀ ਕਾਵਿ-ਚੇਤਨਾ ਲੌਕ-ਚੇਤਨਾ ਦੇ ਠੇੜੋ 
ਵਿਚਰਦੀ ਹੈ । ਉਸ ਦੇ ਬਿੰਤ ਠੋਸ ਹਨ ਤੇ ਦਿ੍‌ਸ਼ਟੀ ਸਿਹਤਮੰਦ । ਉ ਦੇ ਦੋਵੇ' ਕਾਵਿ- 
ਸੰਗ੍ਰਹਿ ਪ੍ਰਗਤੀਵਾਦੀ ਕਾਵਿ-ਧਾਰਾ ਨੂੰ ਸਜੀਵ ਰੱਖਣ ਦੇ ਸੁਚੇਤ ਯਤਨ ਹਨ । 


[ਹਰਭਜਨ ਹਲਵਾਰਵੀ] 


ਗੋਲ ਫਰੇਮ [ਸੁਲੱਖਣ ਮੀਤ] 

ਨੌਜਵਾਨ ਲੇਖਕ ਸੁਲੱਖਣ ਮੀਤ ਦਾ 'ਇੱਜ਼ਤਾਂ ਵਾਲੇ' ਪਲੇਠੇ ਕਹਾਣੀ ਸੈਗ੍ਰਹਿ ਉਪਰੈਤ 
'ਗੋਲ ਫਰੇਮ' [ਰਵੀ ਸਾਹਿੱਤ ਪ੍ਰਕਾਸ਼, ਹਾਲ ਤਾਜ਼ਾਰ, ਅੰਮ੍ਰਿਤਕਰ, ਪੰਨੇ 107, ਮੁੱਲ : 
8 ਰੁਪਏ] ਦੂਸਰਾ ਕਹਾਣੀ ਸੈਗ੍ਰਹਿ ਹੈ । ਇਜ ਜੰਗ੍ਰਾੱਹ ਵਿਚ ਕੁਝ ਅਠਾਰਾਂ ਕਹਾਣੀਆਂ 
ਹਨ । 

ਇਸ ਕਹਾਣੀ ਸੰਗ੍ਰਹਿ ਵਿਚ ਸੈਕਲਿਤ ਕਹਾਣੀਆਂ ਰਾਹੀ' ਸੁਲੱਖਣ ਮੀਤ ਨੇ ਆਪਣੇ 
ਜੀਵਨ ਦੇ ਤਜਰਬਿਆਂ ਨੂੰ ਕਲਾਤਮਕ ਤਰੀਕੇ ਨਾਲ ਪਾਠਕਾਂ ਗੋਝਰ ਪ੍ਰਸਤੁਤ ਕਰਨ ਦਾ 
ਨਿਮਾਣਾ ਜਿਹਾ ਉਪਰਾਲਾ ਕੀਤਾ ਏ । ਲੇਖਕ ਦੀਆਂ ਕਹਾਣੀਆਂ ਬਦਲਿਆ ਮਨੁੱਖ, 
ਤਰੱਕੀ ਕਰਦੇ ਲੋਕ, ਮਾਪਿਆਂ ਦਾ ਵਿਚੋਲਾ, ਇਕ ਸਫਤ ਹੋਰ, ਸੋਹਣੀ, ਸਮਾਂ ਉਸਤਾਦ 
ਹੁੰਦਾ ਏ, ਕੁੱਤੇ ਦੀ ਪੂੰਛ, ਗੋਲ ਫਰੇਮ ਅਤੇ ਨਿੱਕਾ ਨਿੱਕਾ, ਵੱਡਾ ਵੱਡਾ ਤਾਂ ਲੇਖਕ ਦੇ 
ਕਿੱਤੇ ਨਾਲ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਹਨ । ਆਪਣੇਂ ਵਿਸ਼ੇ ਦਾ ਪ੍ਰਭਾਵ ਪਾਠਕਾਂ 'ਤੇ 
ਚੰਗਾ ਅਤੇ ਨਿਵੇਕਲਾ ਪਾਉਣ ਖਾਤਿਰ ਉਸ ਨੇ ਇਤਿਹਾਸਕ ਤੱਤਾਂ ਦੀ ਵੀ ਸਹਾਇਤਾ ਲਈ 
ਏ ਜਿਵੇ” ਆਪੇ ਦਾ ਅਹਿਸਾਸ, ਆਪਣੇ ਆਪਣੇ ਰਾਹਾਂ ਦੀ ਪਛਾਣ ਅਤੇ ਨਿੱਕਾ ਨਿੱਕਾ, 
ਵੱਡਾ ਵੱਡਾ ਕਹਾਣੀਆਂ ਵਿਚ । 

ਸੁਲੱਖਣ ਮੀਤ ਨੇ ਕਈ ਕਹਾਣੀਆਂ ਵਿਚ ਉਤਲੀ ਅਤੇ ਹੇਠਲੀ ਸ਼੍ਰੇਣੀ ਦੀ ਟੱਕਰ ਵੀ 


82 ਸਿਰਜਣਾ 


ਕਰਵਾਈ ਏ ਅਤੇ ਓੜਕ ਜਿੱਤ ਮਿਹਨਤੀਆਂ, ਮੁਸ਼ੱਕਤ ਕਰਨ ਵਾਲਿਆਂ, ਦਸਾਂ ਨੌਹਾਂ ਦੀ 
ਕਿਰਤ ਕਰਕੇ ਰੋਟੀ ਖਾਣ ਵਾਲਿਆਂ ਦੀ ਹੀ ਕਰਵਾਈ ਏ ਜਿਵੇ" 'ਇਹ ਨਹੀਂ" ਸਾਨੂੰ ਪੁਗਣਾ' 
ਅਤੇ “ਆਪਣੇ ਆਪਣੇ ਰਾਹਾਂ ਦੀ ਹੀ ਪਛਾਣ' ਕਹਾਣੀਆਂ ਵਿਚ । ਸਰਕਾਰੀ ਸਕੂਲਾਂ ਵਿਚ 
ਕੌਮ ਕਰ ਰਹੇ ਅਧਿਆਪਕਾਂ, ਪੜ੍ਹ ਰਹੇ ਵਿਦਿਆਰਥੀਆਂ ਅਤੇ ਮਾਡਲ ਸਕੂਲ ਦੇ ਵਿਹਲੇ 
ਅਧਿਆਪਕਾਂ ਅਤੇ ਸ਼ਗਿਰਦਾਂ ਦੀ ਤਸਵੀਰ 'ਅਗਾਂਹ ਵਲ ਵਾਪਸੀ' ਨਾਮਕ ਕਹਾਣੀ ਵਿਚ 
ਪਾਠਕਾਂ ਸਨਮੁੱਖ ਸਹੀ ਸਹੀ ਪੇਸ਼ ਕਰ ਦਿੱਤੀ ਏ । 

ਪਿੰਡਾਂ ਵਿਚ ਰਹਿ ਰਹੇ ਅਣਪੜ੍ਹ ਅਤੇ ਪੁਰਾਣੇ ਸੰਸਕਾਰਾਂ ਵਿਚ ਗੁੱਸੇ ਨੌਜਵਾਨਾਂ ਨੂੰ ਜੇ 
ਕਦੇ ਸ਼ਹਿਰ ਜਾਣ ਦਾ ਅਵਸਰ ਮਿਲ ਜਾਏ ਤਾਂ ਉਹ ਫੁਲੇ ਨਹੀ ਸਮਾਉ'ਦੇ ਅਤੇ ਸਮਾਜ 
ਵਿਚਲੀਆਂ ਵਰਜਿਤ ਹਰਕਤਾਂ ਬੱਸ ਵਿਚ ਬੈਠ ਕੇ ਕਰਨ ਦੀ ਲੋਚਦੇ ਹਨ । ਇਨ੍ਹਾਂ 
ਤਸੱਵਰਾਂ ਨੂੰ 'ਮਰ ਕੇ ਜੀਵਿਆ ਗਰੇਲੂ' ਕਹਾਣੀ ਵਿਚ ਭਲੀ ਭਾਂਤ ਅਭਿਵਿਅਕਤ ਕੀਤਾ 
ਏ । ਅਮੀਰ ਲੋਕ ਵਿਦਿਆ ਵਿਹੂਣੇ ਰਹਿ ਕੇ ਵ) ਵਾਧੂ ਧੈਨ ਕਮਾਉ'ਦੇ ਹਨ ਅਤੇ ਗਰੀਬਾਂ 
ਨੂੰ ਪੜ੍ਹ ਲਿਖ ਕੇ ਵੀ ਯੋਗਤਾ-ਮੂਜਬ ਨੌਕਰੀਆਂ ਨਹੀ” ਮਿਲਦੀਆਂ । ਇਨ੍ਹਾਂ ਗੱਲਾਂ ਦਾ 
ਪ੍ਰਗਟ!ਓ “ਤਰੱਕੀ ਕਰਦੇ ਲੋਕ' ਕਹਾਣੀ ਵਿਚ ਕੀਤਾ ਗਿਆ ਏ । 

'ਅੱਖੜ ਸੁਭਾਅ ਦੀ ਸੌਤ' ਕਹਾਣੀ ਵਿਚ ਲੇਖਕ ਦੱਸਦਾ ਏ ਕਿ ਵਿਦਿਆਰਥੀ 
ਜੀਵਨ ਵਿਚ ਤਾਂ ਵਿਦਿਆਰਥੀ ਭਾਵੇ ਕਾਫ਼ ਜਿੱਦੀ ਅਤੇ ਹੱਠੀ ਹੁੰਦੇ ਹਨ ਪਰ ਨੌਕਰੀ 
ਮਿਲਣ 'ਤੇ ਆਪਣੇ ਮੁਖੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਸੁਣਨੋ` ਵੀ ਨਹੀ" ਹਿਚਕਚਾਉ'ਦੇ । 
ਇਥੋ ਤਕ ਕਿ ਕਿਸੇ ਦੇ ਸਾਹਮਣੇ ਵੀ ਆਪਣੀ ਬੇਪਤੀ ਕਰਵਾ ਕੇ ਕੌਮ ਰਵਾਂ-ਰਵੀ` ਕਰੀ 
ਜਾਂਦੇ ਹਨ । 'ਕੁੱਤੇ ਦੀ ਪੂੰਛ' ਕਹਾਣੀ ਉਨ੍ਹਾਂ ਅਮੀਰ ਲੋਕਾਂ ਦੇ ਲੜਕਿਆਂ ਦੀ ਪ੍ਰਤੀ- 
ਨਿਧਤਾ ਕਰਦੀ ਏ ਜੋ ਕਾਲ਼ਿਜ ਵਿਚ ਆਉ'ਦੇ ਤਾਂ ਪੜ੍ਹਦੀ ਕਰਨ ਹਨ ਪਰ ਲੱਗੇ ਰਹਿੰਦੇ 
ਹਨ ਸਾਰਾ ਦਿਨ ਆਸ਼ਕੀਆਂ ਕਰਨ । ਪ੍ਰੋਫੇਜਰ ਵੀ ਇਨ੍ਹਾਂ ਨੂੰ ਵਰਜਣ ਦਾ ਹੀਆ ਨਹੀ” 
ਕਰਦੇ । ਜੇ ਇਨ੍ਹਾਂ ਲੜਕਿਆਂ ਕੋਲੋ" ਕਿਸੇ ਪ੍ਰਕਾਰ ਦੀ ਗੜਬੜ ਹੋ ਜਾਵੇ ਤਾਂ ਉਸ ਨੂੰ 
ਤੁਰੈਤ ਮੁਆਫ਼ ਕਰ ਦਿੱਤਾ ਜਾਂਦਾ ਏ । ਇਹ ਲੜਕੇ ਆਪਣ ਅਧਿਆਪਕਾਂ ਨੂੰ ਕਾਲਿਜ 
ਚੋ ਬਾਹਰ ਤਾਂ ਕ। ਕਾਲਿਜ ਦੇ ਅਹਾਤੇ ਵਿਚ ਵੀ ਇੱਜ਼ਤ ਦੇਣੀ ਤੌਹੀਨ ਅਨੁਭਵ ਕਰਦੋਂ 
ਹਨ । 

ਉਹ ਨੌਜਵਾਨ ਲੜਕੀਆਂ ਜਿਨ੍ਹਾਂ ਆਪਣੇ ਪੇਕੇ ਘਰੀ ਜ਼ਿਆਦਾ ਕੰਮ ਨਹੀ ਕੀਤਾ 
ਹੁੰਦਾ ਸੁਭਾਅ ਵਿਪਰੀਤ ਸਹੁਰੇ ਮਿਲਣ ਕਰਕੇ, ਸਹੁਰੇ ਘਰੀ" ਜ਼ਿਆਦਾ ਕੌਮ ਕਰਕੇ ਆਪਣੀ 
ਉਮਰ ਨਾਲੋ” ਪਹਿਲਾਂ ਹੀ ਵਡੇਰੀਆਂ ਦਿਸਣ ਲੱਗ ਪੈ'ਦੀਆਂ ਹਨ । ਇਹ ਗੱਲ ਲੇਖਕ ਦੀ 
ਕਹਾਣੀ 'ਗੁੱਡੀਆਂ ਦੇ ਖੇਡਣ ਵਾਲੀ” ਦਸਦੀ ਏ । 'ਆਦਮੀ' ਕਹਾਣੀ ਵਿਚ ਉਨ੍ਹਾਂ ਪ੍ਰੰਮੀਆਂ 
ਵਲ ਸੰਕੇਤ ਏ ਜੋ ਜੋਬਨ ਰੁੱਤੇ ਤਾਂ ਪ੍ਰੋਮ-ਕਹਾਣੀਆਂ ਮਾਣਦੇ ਹਨ ਪਰ ਸ਼ਾਦੀਆਂ ਕਿਸੇ ਹੋਰ 
ਥਾਵਾਂ 'ਤੇ ਕਰਵਾ ਕੇ ਵੀ ਜਵਾਨੀ ਦੇ ਬੀਤ ਚੁੱਕੇ ਰੈਗੀਨ ਦਿਨਾਂ ਨੂੰ ਅਖੋ ਪਰੋਖੇ ਨਹੀ" ਕਰ 
ਸਕਦੇ । 'ਸੋਹਣੀ', 'ਬੇਰੁਜ਼ਗਾਰੀ' ਅਤੇ “ਹਸਪਤਾਲ ਵਰਗਾ ਘਰ” ਪਰਿਵਾਰ ਭਲਾਈ ਦੀਆਂ 
ਚੰਗੀਆਂ ਮਿਸਾਲਾਂ ਪੇਸ਼ ਕਰਨ ਵਾਲੀਆਂ ਕਹਾਣੀਆਂ ਹਨ ! 

ਲੇਖਕ ਨੇ ਕਹਾਣੀ ਸੰਗ੍ਰਹਿ ਦਾ ਨਾਂ ਹੀ ਆਪਣੀ ਕਹਾਣੀ 'ਗੋਲ ਫਰੇਮ' ਦੇ ਆਧਾਰ 


ਸਿਰਜਣਾ 83 


'ਤੇ ਰਖਿਆ ਏ। ਮਾਲਵੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਨਕਸ਼ਾ ਬਿੱਚਣ ਵਿਚ ਲੇਖਕ ਪੂਰੀ 
ਤਰ੍ਹਾਂ ਸਫ਼ਲ ਹੋਇਆ ਏ। ਪੁਸਤਕ ਛਪਣ ਨਾਲ ਕਹਾਣੀ ਸਾਹਿੱਤ ਵਿਚ ਵਾਧਾ 
ਤਾਂ ਹੋਇਆ ਏ ਪਰ ਮੈ' ਇਹ ਗੱਲ ਕਹਿਣ ਤੋ” ਸੰਕੋਚ ਨਹੀ ਕਰਾਂਗਾ ਕਿ ਸੁਲੱਖਣ .ਮੀਤ 
ਦੀਆਂ ਇਸ ਸੰਗ੍ਰਹਿ ਵਿਚਲੀਆਂ ਵਧੇਰੇ ਕਹਾਣੀਆਂ ਦਾ ਮਿਆਰ ਕਾਲਿਜ਼ ਦੇ ਰਸਾਲੇ ਵਿਚ 
ਛਪ ਰਹੀ ਪ੍ਰੀ-ਯੂਨੀਵਰਸਟੀ ਦੇ ਵਿਦਿਆਰਥੀ ਦੀ ਕਹਾਣੀ ਵਰਤਾ ਏ । ਖਿਆਲਾਂ ਵਿਚ 
ਇਤਨੀ ਪ੍ਰਪਕਤਾ ਨਹੀ” ਅਤੇ ਇਕ ਹੁਨਰੀ ਕਹਾਣੀ ਦੇ ਗੁਣਾਂ ਤੋਂ ਵੀ ਲੇਖਕ ਅਣਜਾਣ 
ਦਿਖਾਈ ਦੇ'ਦਾ ਏ । ਫਿਰ ਵੀ ਸੁਲੱਖਣ ਮੀਤ ਤੋ ਹੋਰ ਕਹਾਣੀ ਸੰਗ੍ਰਹਿ ਦੀ ਆਸ ਬਝਦੀ 
ਦਿਖਾਈ ਦੇ'ਦੀ ਏ ਜਿਸ ਵਿਚ ਉਕਤ ਉਕਾਈਆਂ ਦਾ ਅਭਾਵ ਹੋਏ । 

[ਮਨਜੀਤ ਸਿੰਘ] 


ਪ੍ਰਾਪਤ ਪੁਸਤਕਾਂ 

1, ਸੋਕਣ [ਪੂਰਾ ਨਾਟਕ] ਬਲਵੌਤ ਗ'ਰਗੀ 

2. ਸੂਤਰਧਾਰ [ਨਾਵਲ] ਨਰਿੰਦਰਪਾਲ ਸਿੰਘ 

3. ਕੱਚ ਦੇ ਟੁਕੜੇ [ਹਾਸ ਵਿਅੰਗ] ਨਿਰੰਜਨ ਸ਼ਰਮਾਂ ਸੇਖਾ 

4. ਪੰਛੀਆਂ ਦੇ ਆਲ੍ਹਣੇ [ਕਹਾਣੀ ਸੰਗ੍ਰਹਿ] ਭੂਰਾ ਸਿੰਘ ਕਲੇਰ 
5. ਇਸ ਮੌੜ 'ਤੇ [ਕਾਵਿ ਸੈਗ੍ਰਹਿ] ਸੁਰਿੰਦਰ ਕਾਹਲੋ" 


[1 


[ਕੁਝ ਕਾਰਨਾਂ ਕਰਕੇ ਅਸੀ ਪਿਛਲੇ ਅੰਕ ਤੇ ਏਸ ਅੰਕ ਵਿਚ ਪਾਠਕਾਂ/ 
ਲੇਖਕਾਂ ਦੇ ਪੱਤਰ ਨਹੀ' ਛਾਪ ਸਕੇ । ਅਗਲੋ ਅੰਕ ਵਿਚ ਇਹ 
ਪੱਤਰ ਜ਼ਰੂਰ ਛਪਣਗੇ । ਪਰ ਇਹ ਚੇਤੇ ਰਹੇ ਕਿ ਜਿਰਜਣਾ ਵਿਚ 
ਛਪੀਆਂ ਲਿਖਤਾਂ ਦੀ ਸਾਧਾਰਨ ਪ੍ਰਸੈਸਾ ਨਿੰਦਾ ਦੇ ਪੱਤਰ ਛਾਪਣ ਤੌ” 
ਅਸੀ ਅਸਮਰੱਥ ਹੋਵਾਂਗੇ । ਕੇਵਲ ਉਹ ਪੱਤਰ ਹੀ ਛਪ ਸਕਣਗੇ 
ਜਿਨ੍ਹਾਂ ਵਿਚ ਛਪੀਆਂ ਰਚਨਾਵਾਂ ਦੇ ਪ੍ਰਸੰਗ ਵਿਚ ਜਾਂ ਕਿਸੇ ਵੀ ਹੋਰ 
ਮਹੱਤਵਪੂਰਨ ਵਿਸ਼ੈ ਬਾਰੇ ਕੋਦੀ ਅਹਿਮ ਨਕਤਾ ਉਠਾਇਆ ਗਿਆ 
ਹੋਵੇਗਾ । ਸੰਪਾਦਕ] 


ਦਾ ਨਾ 


ਉਇ ਕਕਕਕਕਰਤਰਰਰਰਰਰਰਰਰਰਰਰਰਰਰਰਰਰਰਰਰਰਰਰਰਰਰ਼ਰਰਰਰਰਰਰਰ਼ਰਕਕਰਕ਼ਰਣ 
ਮੁਦਕ, ਪ੍ਰਕਾਸ਼ਕ ਤੇ ਮਾਲਕ ਸ੍ਰੀ ਸੁਰਿੰਦਰ ਮੋਹਨ ਸਿੰਘ ਨੇ ਰੈਗਸ਼ਾਲਾ ਪ੍ਰਿੰਟਰਜ਼, 2017, 
ਸੈਕਟਰ 15-ਸੀ, ਚੰਡੀਗੜ੍ਹ ਤੋਂ ਛਪਵਾਕੇ 225-ਬੀ, ਮਖਦੂਮਪੁਰਾ, ਜਲੰਧਰ ਤੋਂ' 
ਪ੍ਰਕਾਸ਼ਿਤ ਕੀਤਾ । ਪ੍ਰਕਾਸ਼ਨ ਮਿਤੀ : 20 ਅਪਰੈਲ 197? 


£004748 8&6%੧4੧1੧ €1.&5583 14141 08₹812£148147 
&141) 1441੧੫੮॥ ੮੦੧0੧47101 
8660: 7--, “ਸ81411048ਸ. 


“133010020 5੬2੮ 112 700” 


11001 116081 0306131 858191306ਏ 00 ੯7੯ 1॥0701031 18੧ 
0 10178 0 ₹811008 090006116€ 8611₹10128 ੬੬. 88/12010131 0੬੧੬- 
101290€71(, 81811 66812 10605:11€5, 18512011 €(6. 88੮੩0 13565 & 
690010163119 %੬੩॥੬7 $611੦08 97 806166੯ 32 €1181012. £127806€ 
0੦ 8021163੧3 08100£10 ੬0 #੦੦31 ੧1118828 ੩00 &0[219182 007 10308 
ਧ0ਹਟ 114180%&71ਸ0) ੧0੧41. ॥ਸ੯ਸ1੭80ਸ੫7' £700- 
7੧410018. 


136॥0020 085 10000060 ₹811608 €01[01090101( _011611660 
861160169 007 103181031 71018 890 13101665 186001675 €68. 100100- 
10£ 3੬€06183 01 151-5€1110£ 7600618. 1068118 688 0੬ 130 700 (06 
€01001310 0062 &੧ “0306370 02 7030 €ਚ€ਭਦ _015(116 ੧0੬1- 
1810 00€7 1੩ 20130. 


211711 51੧3੧ 74141, &੧੫੦੬ਸ $1੧3ਸ 24੧41, 
€੮10811103॥. 2੩੬੦00₹੬ 11166$01. 


<੨੨੨੨੨੧੦੨੦੩੨ ੨ - - ਤਤ ਤਤ ਤੀ ਆਕਕਆਲਆ=ਗਗਲਅਕਕਲਕਲ=ਲਲ=ੀ=====ਣ 


ਸਿਰਜਣਾ ਬਾਰੇ ਜਾਣਕਾਰੀ 


ਪ੍ਰਕਾਸ਼ਨ ਸਥਾਨ 225 ਬੀ, ਮਖਦੂਰਮਪੁਰਾ, ਜਲੰਧਰ 
ਪ੍ਰਕਾਸ਼ਨ ਸਮਾਂ ਤ੍ਰੰਮਾਸਕ 

ਮੂਦ੍੍‌ਿਕ, ਪ੍ਰਕਾਸ਼ਕ ਤੇ ਮਾਲਕ ਸੁਰਿੰਦਰ ਮੋਹਨ ਸਿੰਘ 

ਕੌਮੀਅਤ ਭਾਰਤੀ 

ਪਤਾ 225 ਬੀ, ਮਖਦੂਮਪੁਰਾ, ਜਲੰਧਰ 
ਸੰਪਾਦਕ ਰਘਬੀਰ ਸਿੰਘ 

ਕੌਮੀਅਤ ਭਾਰਤੀ 

ਪਤਾ 1023, ਸੈਕਟਰ 38 ਬੀ, ਚੰਡੀਗੜ੍ਹ 


ਮੈਂ, ਸੁਰਿੰਦਰ ਮੋਹਨ ਸਿੰਘ, ਐਲਾਨ ਕਰਦਾ ਹਾਂ ਕਿ ਉਪਰ ਦਿੱਤਾ ਵੇਰਵਾ ਮੋਰੇ ਗਿਆਨ ਤੋਂ ਵਿਸ਼ਵਾਸ 
ਅਨੁਸਾਰ ਸਹੀ ਹੈ । 


ਫਰਵਰੀ 28, 1979 ਦਸਖਤ/ਸੁਰਿੰਦਰ ਮੌਹਨ ਸਿੰਘ 


ਗਝ====ਤਨ ਦਿਆ 


ਸਿਰਜਣਾ 85 


ਹ00੪8 05 8੧੦੧੧ ੦0੧ 8੮੦੧1) 


4&981601.108£: 


20੧80 : 


੧1੧੧164711014 : 


1੧1786੧471॥1) 
00੧੭1. 
2੯॥1,02148141 
21004 ੧1102 : 


1140065718185 : 


£814608&₹4813: 


੧ਸ1ਸ4&॥॥ 0ਸ 
੧84॥0॥॥ 
886110148 : 


08841 
॥8੪81,22008141 : 


੧੬ 13੮ ੧੩੬੬1 £1810 81108 1੩ 1056 21 ਸ1001115. 


6&੧1224% 24੧0485ਸ਼ 51੧੦ਸ 8121. 


01156 70371$ 01016. 


੧ ੧੩੯੬ ੩੦੯੬0 ੧ ੬੦੮੧ 78੧ ੦1 8.5 %, 
193 ੧੧੦ $€875 88੬8105 5.5%, 00112 ।972-77. 
8; ੧ਏ 085੬ 01 ]800$. 1੧ 108 ੧੮੦ ੯੯318, 
01੬ 1061€85% 185 02੬1 8 60126531 80%,. & 
੧0110 70010, 1 8੧੧. 12151160੧1011 61 €6- 
0[1311₹੬ €1€011 185 115੬੧ (੦ ੧੨5. 92 0168 
1010 ੨8.67 10169 ੧9811 001102 1772-77. 
1੬ 60021$ 01 ੧750੧ 107 1390 7੬614103= 
10੩ 135 1001€35€0 3੯ (10108 1੩ 10੨੧ 1੧੦ 
੯੯818. 

10€ ॥1੬100137ਏ 01 170%੬1 6065 1੧ ੩ 0002 020 
01੬ [੩5. ੧੪੬ ੧111 0੬ 86010 800 ੧1੧5 ੦0 
00੧6੬ 88 82381050 900 01੧੩ 2€117310 ਹ0₹- 
1੬ 0 185 30 $੬313. 

੮੦1੬ ੮3੧੯ 00158 3110 ੧੩੧੯7 60801018 
08੮੯੬ 0661 11060 00110 016 135 (੧੦ ੧੬318 
0137 189੬ 660 110 00110 012 1351 30 
$੬੩15. 

130॥੮॥ਟ੦ 7% 10੬ ਗਿ10ਏ %118151, 500 7681 
01015 18੯੬ 0668 14₹011020. 173-5000(0168 
11ਏ 030 ।001101123, 18126 $3108, ੪₹੬(੬1= 
1131੧ 10510815, 71811 016੧9 ੩0 005010ਟ1 
81005 1੩੯੬ 06੬0 10੦10 81 112 0੦31 
010੧5. _ 47 100168110॥ 01 ੧02 50685 029 
015 86001 ₹1€31 ₹1€10 ॥38 11350 0 
14%0, 1੩ (੬ 0631 ।1॥੧ ੮118&੬੧ 38 82315 
8 16135 01 4.6%0 0 (1੬ €007ਏ 5੧3੧੬. 


ਸ੦7 01ਏ ਗਿ (0€, 10165 07 11€:1198 
03੯੬ 0੬੬੧ 7ਿ80€0 ੩9੦ 00(1060. 10੬ ॥੦% 
100080131 [0110੯ 8੩0੦ ੧1੬ £010181 136001 
7618(1005 139੬ 10੮ 7180੬ £ਇ00]80 81 10€31 
10੧੯€5110€11( [7€170511100. 

1068 1141118॥ 5$31]980105 13੯੦ 067 €162(60 
8੧ 33105 456 11 1972. 11012 03੯੦ 05੬9 
0॥81110005 _€16211005 18 3817 73॥003੧3੧8 
39 3੬31060 1॥1€1€1$ 260 001102 1972, _ 194 
॥8॥6038੧315 18੮੬ _ ੧₹01061 _$81[3001008 35 
32815 32 0੬007 (00 7੬601 [011. 


੮੧੬ 1੩੯੬ [੦੧੧00 0011 0 10058 07 
0311]808 ਕ&॥ਹ 8211010731 136000€15. ੧੪੬ 
03੧੯੬ ॥7੦੮1060 1੧੧15 72੯ 10309 (੦ 106 
13735 ₹181000£ ੧੦ 2੦ ੪੮੦੧੦ ੧੦ 5600 
€10171090161. 11050 3੩ 70 300110॥ ੧0 (112 
600111011 8600013 _₹1161) _100163ਏ 007 
601119010 €011671 707 010 ੧੬3੬. 

੧ ੨੮੯੬ 13060 ੩ ੨5. 67 001੬ ੮੩੧੬੬ 
80701₹ ੩॥0 8੬੧੬132% 801ਏ102 01 09 101੮ 
[7੦੯੬10€॥( 01 (1੬ 00311($ 01 ੧03) 11€. 
੧੧੬ 0705 


੮ਜ਼1ਸਸ 10141518੧, £0147488. 


"ਡਾ 
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਪੰਜਾਬੀ ਪ੍ਰਕਾਸ਼ਨਾਵਾਂ 
ਸਾਹਿਤਕ ਖੋਜ ਤੇ ਆਲੋਚਨਾ 
1. ਭਾਈ ਵੀਰ ਸਿੰਘ : ਸਮਾਂ ਤੇ ਰਚਨਾ (ਸੰਪਾਦਕ ਡਾ. ਸੁਰਿੰਦਰ ਸਿੰਘ ਕੌ ਹਲੀ ਅਤੇ 
ਡਾ. ਹਰਨਾਮ ਸਿੰਘ ਸ਼ਾਨ) ਮੁੱਲ : 24 ਰੁਪਏ 
ਭਾਈ ਵੀਰ ਸਿੰਘ ਸੈਟਰਭ-ਕੌਸ਼ (ਸੰ: ਡਾ. ਵਿਸ਼ਵਾਨਾਥ ਤਿਵਾੜੀ) ਮੁੱਲ : 36 ਰੁਪਏ 
3. ਪਿਆਰੇ ਜੀਓ (ਭਾਈ ਵੀਰ ਸਿੰਘ ਦੀਆਂ ਚੋਣਵੀਆਂ ਚਿੱਠੀਆਂ) (ਸੰਪਾਦਕ : ਡਾ. 
ਵਿਸ਼ਵਾਨਾਥ ਤਿਵਾੜ)) ਮੁੱਲ : 25 ਰੁਪਏ 
ਸ'ਹਿਤਯ ਦਰਪਨ (ਅਨੁਵਾਦਕ “ਪ੍ਰੋ. ਦੁਨੀ ਚੰਦ) - ਮੁੱਲ : 30 ਰੁਪਏ 
2, _ ਪੰਜਾਬੀ ਸਾਹਿੱਤ ਦਾ ਇਤਿਹਾਸ (ਸੰਪਾਦਕ : ਡਾ. ਸੁਰਿੰਦਰ ਸਿੰਘ ਕੋਹਲੀ) 
ਭਾਗ ਪਹਿਲਾਂ ਮੁੱਲ : 30 ਰੁਪਏ, ਭਾਗ ਦੂਜਾ, ਮੁੱਲ : 12 ਰੁਪਏ 
6. _ ਪੁਰਾਤਨ ਪੰਜਾਬੀ ਵਾਰਤਕ (ਸੋ: ਡਾ. ਸੁਰਿੰਦਰ ਸ਼ਿੰਘ ਕੋਹਲੀ) ਮੁੱਲ : 15 ਰੁਪਏ 
7. ਪੰਜਾਬੀ ਸਾਹਿਤ ਕੌਸ਼ (ਸੈਪਾਦਕ ਡਾ. ਸੁਰਿੰਦਰ ਸਿੰਘ ਕੋਹਲੀ) 
ਭਾਗ ਪਹਿਲਾ ਮੁੱਲ : 24 ਰੁਪਏ, ਭਾਗ ਦੂਜਾ, ਮੁੱਲ : 22 ਰੁਪਏ 50 ਪੈਸੇ 
ਗੁਰਮਤਿ ਸਾਹਿੱਤ 
1. ਗੁਰੂ ਨਾਨਕ : ਜੀਵਨ, ਦਰਸ਼ਨ ਤੇ ਕਾਵਿ ਕਲਾ (ਸੰਪਾਦਕ ? ਡਾ. ਸੁਰਿੰਦਰ ਸਿੰਘ 
ਕੋਹਲੀ) ਮੁੱਲ : 30 ਰੁਪਏ 
- ਗੁਰੂ ਨਾਨਕ ਦਾ ਸ਼ਾਹਕਾਰ : ਜਪੁਜੀ (ਡਾ. ਹਰਨਾਮ ਸਿੰਘ ਸ਼ਾਨ) ਮੁੱਲ ; 36 ਰੁਪਏ 
3. ਪਰਮ ਪੁਰਖ ਗੁਰੂ ਨਾਨਕ ਪਾਤਸ਼ਾਹ (ਮਹਾਂਕਾਵਿ) (ਇੰਦਰਜੀਤ ਸਿੰਘ ਤੁਲਸੀ) 


ਮੁੱਲ : 30 ਰੁਪਏ 

ਕਰਾਂਤੀਕਾਰ ਗੁਰੂ ਨਾਨਕ (ਡਾ. ਵਿਸ਼ਵਾ ਨਾਥ ਤਿਵਾੜੀ) ਮੁੱਲ : 15 ਰੁਪਏ 

5. ਬਾਬਾ ਫਰੀਦ : ਜੀਵਨ, ਸਮਾਂ ਅਤੇ ਰਚਨਾ (ਸੰਪਾਦਕ : ਡਾ. ਸੁਰਿੰਦਰ ਸਿੰਘ ਕੌਹਲ) 
ਰ੍ ਮੁੱਲ : 36 ਰੁਪਏ 

6. ਗੁਰੂ ਤੇਗ ਬਹਾਦਰ : ਜੀਵਨ, ਸਮਾਂ ਅਤੇ ਰਚਨਾ (ਸੰਪਾਦਕ : ਡਾ. ਸੁਰਿੰਦਰ ਸਿੰਘ 
ਕੋਹਲੀ) ਮੁੱਲ : 40 ਰੁਪਏ 


7. ਬਾਣੀ ਗੁਰੂ ਤੇਗ ਬਹਾਦਰ : ਵਿਸ਼ਾ ਤੇ ਕਲਾ (ਸੰ। ਸ. ਰਾਮ ਸਿੰਘ) ਮੁੱਲ : 20 ਰੁਪਏ 
ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ 


1. ਪੰਜਾਬੀ ਭਾਸ਼ਾ ਦਾ ਵਿਕਾਸ (ਪ੍ਰੋ ਦੁਨੀ ਚੰਦ) ਮੁੱਲ : 10 ਰੁਪਏ 
2. _ ਪੰਜਾਬੀ ਭਾਸ਼ਾ ਦਾ ਵਿਆਕਰਣ (ਪ੍ਰੋ: ਦੁਨੀ ਚੋਦ) ਲੇ £ 15 ਰੁਪਏ 
3. ਗੁਰਮੁਖੀ ਲਿੱਪੀ ਦਾ ਜਨਮ ਤੇ ਵਿਕਾਸ (ਜ. ਜੀ. ਬੀ. ਸਿੰਘ) : 15 ਰੁਪਏ 
4. ਪੰਜਾਬੀ ਮੁਹਾਵਰਾ ਕੌਸ਼ (ਪ੍ਰੋ: ਸਾਹਿਬ ਸਿੰਘ ਅਤੇ ਡਾ. ਤਾਰਨ ਸਿ ਮੁੱਠ : 20 ਰੁਪਏ 
5. ਪੰਜਾਬੀ ਅਖਾਣ ਕੌਸ਼ (ਹੈਡਮਾਸਟਰ ਮਹਿਤਾਬ ਸਿੰਘ) : 16 ਰੁਪਏ 


ਸਕੱਤਰ, ਪਬਲੀਕੇਸ਼ਨ ਬਿਓਰੋ, ਪੰਜਾਬ ਯੂਨੀਵਰਸਿਟੀ, ਰੇ 


ਸਿਰਜਣਾ 87 


॥02087148147 661, (੮161. 1114 1470810&1101₹ 
ਇ00੮0602 


1011910360੧8 £ਇ0ਗੁੰ੩੭ 6909611401€06 $600610 07 10 80017 ੦9 
੮7੩81 8114, ₹&੧੧੩5£&711 5ਜ£ਸ 41੩ 1041, 
੧੦ ੧02 6008001615 8: 60636 13168 (00080 500 ੧੨ਇ੧311 $100]99 
1॥ ੧12 $(31€. ੧ 
0੧੩੦ €30₹੯100107 78165 01 (0660 601010061163 800 106 
0031101੧$ ੧੦ 08 80]2[21186 2€7 0811, [2੬2 0100੧ 87੯ 33 080੬1 2 - 
€੮00101001($ _ ੧੧੧੬ 7 12. €0੩॥੧1($ ੬ 30110 


੧7੪1 &11%& ੧੩. 1.20 --10 ਇ£. 1੬੧ 00੧੧ 
(੮7 800੧5) 


<5 ੬. 1੬ 0016 
((07 ॥1016€19 00107 


12 $₹੬315) 
੮੯&੧858711 ੨ਜਟਸ 8੦. 9.00 ` 500 ੬8035 7 ੧01੧. 
141.$ 
--੪%001ਏ ₹0618 ੧੧੪. 2.50) 
< 01358 ੧1016 88. 300) <=500 28109 21 0016 
=-੫1000ਏ ੧₹੧5060 ੧੧੪. 3.00) 01 80 ੯8111. 
<- ੫1੧8) ₹85066 ਸ੧੪. 3.50) 


((0€ €88611031 601000011168 80੦01 ੩5 6006161166 8੦0 ॥00= 
` $60661160 2100, ੦੦103, 0800537॥, ੧13੧1 10੩5, 50815, $311, 


੮੧੦੧੨ ੧੯7੧5 800 (0003 €6. 08 ੬008 ਧ031੧੧$ 36 3੧ 7635013016 78103 
810 88118612 8੧੧0੬ £013502 ੧੬੧31 $0005. 


੧5168, 8੦060 00311!੯ &5580) 13 15 186 8₹811461 8੧ ੨੩. 


16,50 7 ਇ£. ੩੧ £90500 $0003. 


11014 ੦ 1ਜਸ 58025 
21911 ੧੦ $੨71੬100€1 606੧6661 ੧0 ੧3611 


9.00 8.. ੧੦ 1.30 $.%. 9.00 &.0. ੧੦ 100 2... 

੧੧4੧, &॥॥&9 : 2.00 £.੧੪. ੧੦ 6.00 2.%. 2.00 £.6. ੧੦ 6.00 ਇ-6 
10.00 8.੪1. ੧੦ 1-00 £.%, 9.30 &.0. ੧0 130 £.ਉ. 

੧੩4੧੧ 4843: 3.00 £.8. ੧੦ 8.00 2.. 3.30 2.੧1. ੧੦730 £.!0. 
$18011 3ਜ੩7੦07 5187103, ਪਿ, ੧੩੧੧੧, 1.&.5., 
€੮10811018॥ ਰ੍ ੧੮1308210£ 12106101. 


£0ਸ੩੮ 8੧86 €3₹11 58]1165 6000281108 1.€ਹ., 
(੭੧502) €113061£370, 


4444-4----4- ਆ ਲਲਲਦਦਦਦਦਦਦਦ 


688 ਸਿਰਜਣਾ 


 & ੧੧੦" 


,ਕੋਈ ਧ ਧਰਮ,; 
ਇੱਕ ਰਾਸ਼ਟਰ, 


ਭੂ ਅਸੀ' ਇਸ ਗਲ ਦਾ ਮਾਂਣ ਕਰ 
& ਏਨੀਆਂ ਦੇ ਦੇਸ਼ਾਂ ਵਿਚ ਭਾਰਤ ਨੂੰ ਅਨੇਕਤਾ ਵਿੱਚ ਏਕਤਾ & 
ਲਈ ਹਮੇਸ਼ਾ ਹੀ ਸਤਿਕਾਰਿਆ ਗਿਆ ਹੈ । ਇਸ ਵਿਚ 
ਹਰ ਧਰਮ ਦੇ ਅਨੁਯਾਈ ਵੱਡੀ ਗਿਣਤੀ ਵਿਚ ਰਹਿ ਦੇ 
ਹਨ--ਤੇ ਸਾਡਾ ਸੋਵਿਧਾਨ ਉਹਨਾਂ ਸਾਰਿਆਂ ਨੂੰ ਬਰਾਬਰ ਤੱ” 
ਦੇ ਅਧਿਕਾਰਾਂ ਤੇ ਹਰ ਇਕ ਓ ਨਿਜੀ ਗੌਰਵ ਦੀ ਜ਼ਾਮਨੀ ?ੈੱ 


ਢਿੰਦਾ ਹੈ । ਉਸਜਾ ਲਾ । 


ਧਰਮ ਪਵਿਤਰ ਹੈ ਅਤੇ ਕਿਸੇ ਨੂੰ ਇਸਦਾ ਨਾਜਾਇਿ 
ਫ਼ਾਇਦ” ਨਹੀ' ਉਠਾਉਣ ਦਿਤਾ ਜਾਣਾ ਚਾਹੀਦਾ । 


ਰ੍ 


੧੨੮੫ ੩੬੨੭" 
ਸਾਊ ਨਾਗਰਿਕਾਂ ਦੀ ਬਹੁ-ਗਿਣਤੀ ਲੌਮੇ ਸਮੇ ਤੋ' 
ਗੜਬੜ, ਖਿਚੋਤਾਣ, ਅਤੇ ਫ਼ਿਰਕੂ ਹਿੰਸ! ਪਦਾ ਕਰਨ 
ਵਾਲਿਆਂ ਨੂੰ ਬਰਦਾਸ਼ਤ ਕਰਦੀ ਚਲੀ ਆ ਰਹੀ ਹੈ । 
ਜਦੋਂ ਵੀ ਅਮਨ-ਕਾਨੂਨ ਭੰਗ ਹੁੰਦਾ ਹੈ ਤਾਂ ਅਮਨ-ਪਸੰਦ 
ਲੋਕਾਂ ਨੂੰ ਉਸਦਾ ਖ਼ਮਿਆਜ਼ਾ ਭੁਗਤਣਾ ਪੈਦਾ ਹੈ । 
ਮੂਵਾਰਾਂ ਨੂੰ ਨਿਤ-ਦਿਨ ਦੀਆਂ ਲੋੜਾਂ ਤੋ ਵੈਚਿਤ ਰਹਿਣਾ 
ਪੈ'ਦਾ ਹੈ। ਬੌਚੇ ਪੜ੍ਹਾਈ ਤੋਂ” ਬਿਨਾਂ, ਦਿਹਾੜੀਦਾਰ ਮਜ਼ਦ੍ਰ ਰ 
ਅਤੇ ਵਪਾਰੀ ਆਪਣੀ ਰੋਜ਼ੀ ਤੋਂ ਬਿਨਾਂ ਰਹਿ ਜਾਂਦੇ ਹਨ ॥ 
ਸਰਬ ਜਨਕ ਸੋਪਤੀ ਤਬਾਂਹ ਕੀਤੀ ਜਾਂਦੀ ਹੈ ਤੇ ਸਾਂਡ' ਡਾ 
ਸਾਰਿਆਂ ਦਾ ਨੁਕਸਾਨ ਹੁੰਦਾ ਹੈ । 2 


ਖ਼ੁਧਾਨ ਮੋਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਵਖ ਵੇਖ 

ਧਰਮਾਂ ਦੀ ਬਰਾਬਰੀ ਦੀ ਅਵੱਗਿਆ ਸਹਨ ਨਹੀ” ਚ 
ਕੀਤੀ ਜਾਵੇਗੀ । ਜਿਹੜੇ ਅਧਿਕਾਰੀ ਆਪਣੇ ਫਰਜ਼ ਦੀ ਪਰ 
ਪਾਲਣਾਂ ਵਿਚ ਅਸਫ਼ਲ ਰਹਿਣਗੇ, ਉਹਨਾਂ ਨਾਲ ਸਖਤੀ ਰੈ. 
ਨਾਲ ਪੇਸ਼ ਆਇਆ ਜਾਵੇਗਾ । ਲੀ 


ਆਉ ਅਸੀ ਅਮਨ ਅਤੇ ਫ਼ਿਰਕੂ ਪ੍ਰੇਮ-ਪਿਆਰ ਨੂੰ 
ਮਜ਼ਬੂਤ ਬਣਾਈਏ । 

ਰਾ ਟੀ ਦੇ ੩ 
'ਰਕੂ ਗੜ-ਬੜ ਫੇਲਾਉਣ ਵਾਲੇ ਸਮਾਜ-ਦੁ੧)੧੮ ਅਨਸਰਾਂ ਵਿਰੁਧ ਸੈਘਰਸ਼ ਕਰ 


03੪0 78/392- 


੨2੭੬ ,90%-2- _=੭ਾ ੭5੦" ੫9/੧੬`=੧`__ ੫ 


$। ਕਿਹੋ & ਪਿ 4 # 012ਸ%4॥੮ £0੧348। ੧੪#%੧7£੧॥੮੧, ਟਸ&੧01624੧॥. 
੮੦. 34 4 711--101੧, 1979 
ਗਲਾ ਲਾ ਵਵਵਕਤਤਤਤਸਰਰਰਰਰਰਰਰਰਰਤਰਰਰਤਤਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰਰ਼ਰਰਰਰਰਰਰਰਰਰਰਰਰ਼ਰਬਬਰਬਰਸਰ 
੧੧੩॥੧੩੧੬੭੦੧ ੧101੩ 01੩੦ 1੧੦੬੧੩ਟ੩॥ 01 ਹੋਪਏਨ8]੭੩]੭੯॥੩ 10: 1091& ੧10 ੨. 3੦. 10215/65 
ਲਿਗ ਰਗ ਪਨ ਲਾ ਲਗ 


ਪੰਜਾਬ ਬੁਕ ਸੈਂਟਰ ਦੇ ਨਵੇਂ ਪ੍ਕਾਸ਼ਨ 


ਸੋਵੀਅਤ ਇਨਸਾਨ 9 
ਸੋਵੀਅਤ ਯ੍ਰਨੀਅਨ : ਪ੍ਰਸ਼ਨ ਅਤੇ ਉੱਤਰ ਰਤ 
ਅੱਜ ਦੀ ਇਸਤਰੀ 
ਲੈਨਿਨ : ਇਕ ਮਹਾਨ ਸਿਧਾਂਤਕਾਰ . ਕਰ 
ਲੈਨਿਨ : ਮਾਨਵੀ ਅਤੇ ਮਹਾਨ 
ਪੀਲੇ ਦੈੱ'ਤ ਦਾ ਸ਼ਹਿਰ ਗੋਰਕੀ 
ਮਜ਼ਦੂਰ ਜਮਾਂਤ ਅਤੇ ਕਿਸਾਨ ਵਿਚਾਲੇ ਏਕਤਾਂ ਲੈਨਿਨ 
ਔਰਤਾਂ ਦੀ ਬੈਦ ਖਲਾਸੀ ਬਾਰੇ ਲੈਨਿਨ 
ਸੋਸਾਰ ਦੀਆਂ ਨਜ਼ਰਾਂ ਵਿਚ ਲੈਨਿਨ ਦੱਤ 
ਜਿਆਸੀ ਆਰਥਿਕਤਾ ਦੀ ਆਲੋਚਨਾ ਵਿਚ ਯੋਗਦਾਨ ਮਾਰਕਸ 
ਨੌਜਵਾਨਾਂ ਬਾਰੇ ਲੈਨਿਨ 
ਸਮਾਜਵਾਦੀ ਇਨਕਲਾਬ ਦਾ ਲੈਨਿਨਵਾਦੀ ਸਿਧਾਂਤ ਅਤੇ 
ਅਜੋਕਾ ਸੈਸਾਰ 

ਨਵੀਆਂ ਸੋਵੀਅਤ ਪੁਸਤਕਾਂ 
ਚੌਣਵੀਆਂ ਕਹਾਣੀਆਂ ਗੋਰਕੀ 
ਅਲਵਿਦਾ ਗੁਲਸਾਰੀ (ਨਾਵਲ) ਚ. ਆਈਤਮਾੜੋਵ 
ਕਹਾਣੀਆਂ ਤੇ ਛੋਟੇ ਨਾਵਲ ਤ'ਲਸਤਾਏ 
ਅਸਲੀ ਇਨਸਾਨ ਦੀ ਕਹਾਣੀ ਬੋਰਿਸ ਧੋਲੋਵਈ 
ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਮਾਰਕਸ, ਐੱਗਲਜ਼ 
ਯੂਟੋਪਿਆਈ ਤੇ ਵਿਗਿਆਨਕ ਸਮਾਜਵਾਦ `ਲੈਨਿਨ 
ਸਾਮਰਾਜ ਅਤੇ ਸਾਮਰਾਜੀਆਂ ਬਾਰੇ ਲੈਨਿਨ 
ਲੋਕ ਵਿਦਿਆ ਬਾਰੇ ਲੈਨਿਨ 
ਅੱਜ ਦਾ ਕਮਿਊਨਿਸਟ ਵਿਰੋਧ ਵੀ. ਮਸ਼ਵੇਵੀਸ਼ਗਦਜੋ 


ਪੰਜਾਬ ਝੁਕ ਸੈਟਰ 
1126-27, ਸੇਕਟਰ 22 ਬੀ, ਚੇਡੀਗੜ੍ਹ 
ਬਰਾਂਚਾੰ : 


10-00 
7-00 
8-00 
12-00 
5-00 
4-60 
11-00 
3-60 
11-25 
7-50 
8-22 


13-20 


6-50 
2=50 
6-00 
0-50 
3-00 
1-00 
1-60 
1-00 


ਪੁਰਾਣਾ ਡਾਕਖਾਨਾ ਰੋਡ, ਜਲੋਧਰ; ਘੁਮਾਰ ਮੰਡੀ ਚੋ'ਕ, ਸਿਵਲ ਲਾਈਨਜ, ਲੁਧਿਆਣ”; 
ਸਰਹੈਦੀ ਦਰਵਾਜ਼ੇ ਢੇ ਬਾਹਰ, ਪਟਿਆਲਾ; _ਸ਼ਹੀਦ ਭਗਤ ਸਿੰਘ ਚੌਕ, ਬਠਿੰਡਾ; 


ਮਹਾਂਬੀਭ ਮਾਰਗ, ਫਰੀਦਕੋਟ 


